ਬਾਰਹਮਾਹਾ 
ਮੰਘਿਰਿ 


ਗੁਰੂ ਅਰਜਨ ਦੇਵ ਜੀ ਦੇ ਰਾਗ ਮਾਝ ਵਿਚ 


ਮੰਘਰਿ ਮਹੀਨੇ ਦਾ ਪਾਠ ਅਤੇ ਸਰਲ ਅਰਥ । 
ਬਾਰਹਮਾਹਾ ਮਾਂਡਝ ਮਹਲਾ ੫ ਘਰ 8 
(ਪੁੰਨਾ-135) 
ਸੀਘਿਰਿ ਮਾਹਿ ਸੋਹੰਦੀਆ ਹਰੇ ਪਿਰ ਸੰਗਿ ਬੈਠੜੀਆਹ 4 
ਤਿਨ ਕੀ ਸੋਭਾ ਕਿਆ ਗਣ ਜਿ ਸ਼ਾਹਿਬਿ ਮੈਲੜੀਆਹ 4 
ਮੱਘਰ ਦੇ ਠੰਡੇ ਮਿੱਠੇ ਮਹੀਨੇ ਵਿਚ ਉਹ ਜੀਵ ਰੂਪ 


ਜਿਨ੍ਹਾਂ ਨੂ 

.'ਉਨਾਂ ਦੀ ਸੋਭਾ 
ਮੇਸ਼ੂਰ ਦਾ ਮਿਲਾਪ ਹੀ ਜਗਿਆਸੂ ਦੀ ਲੋਚਾ ਅਤੇ 
ਜੀਵਨ-ਆਦਰਸ਼ ਹੈ। 


ਤਨ ਮਨ ਮਉਲਿਆ ਰਮ ਸਿਉਂ ਸੰਗਿ ਸ਼ਾਧ ਸ਼ਹੇਲੜੀਆਹ/ 
ਸ਼ਾਹ ਜਨਾ ਤੋ ਬਾਹਗੰ ਸੋ ਰਹਨਿ ਇਕੰਲੜੀਆਹ॥ 


ਡ,5 


ਇਕੱਲੀ (ਛੁਟੜ) ਇਸਤ੍ਰੀ ਵਾਂਗ ਦੁਖੀ ਜੀਵਨ ਬਤੀਤ 
ਕਰਦੀਆਂ ਹਨ। 
ਤਿਨ ਦੁਖੁ ਨ ਕਬਹੂ ਓੰਤਰੈ' ਸੇ ਜਮ ਕੈ ਵਸਿ ਪੜੀਆਹ॥ 
ਉਨ੍ਹਾਂ ਦੀ ਦੁਖ-ਭਰੀ ਕਹਾਣੀ ਬਹੁਤ ਲੈਮੀ ਹੁੰਦੀ ਹੈ, 
ਉਨ੍ਹਾਂ ਦੇ ਦੁਖਾਂ ਦਾ ਕਦੇ ਅੰਤ ਨਹੀਂ ਹੁੰਦਾ, ਉਨ੍ਹਾਂ ਦਾ ਕੁਲ 
ਦੇ ਦੁਖ ਭੋਗਦਾ ਹੈ ਅੰਤ ਜਮਾਂ ਦੇ ਵਸ 
ਪੈਂਦਾ ਹੈ। 
ਜਿਨੀ ਰਵਿਆ ਪ੍ਰਭੁ ਆਪਣਾ ਸੇ ਦਿਸ਼ਨਿ ਨਿਤ ਖੜੀਆਹ// 
ਰਤਨ ਜਵੇਹਰ` ਲਾਲ ਗਰ ਕੰਠਿ ਤਿਨਾ ਜੜੀਆਹ 4 


%। 53੧0੫ 18£[। 5।੧੬। .। ੬00) 


ਡਾ. ਜਗਜੀਤ ਸਿੰਘ 


ਨਾਨਕ ਬਾਂਛੈ` ਹੁੜਿ ਤਿਨ ਪਰ੍ਭ ਸ਼ਰਣ ਦਰਿ ਪੜੀਆਹ / 
ਮੰਘਿਰਿ ਪ੍ਰਭੂ ਆਰਾਧਣਾ ਬਹੁੜਿ ਨ ਜਨਮੜੀਆਹ / 


ਗੁਰੂ ਮਹਾਰਾਜ ਐਸੀਆਂ ਪ੍ਰਭ ਦਰ ਤੇ ਪ੍ਰਭ-ਰੈਗ- 
ਮਾਣਦੀਆਂ 


ਦੀ ਸ਼ਰਨ ਵਿਚ ਰਹਿੰਦੇ ਹਨ, ਉਸ ਦਾ ਸਿਮਰਨ ਕਰਦੇ 
ਹਨ, ਉਹ ਮੁੜ ਜਨਮ ਮਰਣ ਦੇ ਗੇੜ ਵਿਚ ਨਹੀਂ ਪੈਂਦੇ। 
ਤੁਖਾਰੀ ਛੰਤ ਮਹਲਾ ੧ (ਪੰਨਾ 1109) 
ਸੰਘਰ ਮਾਹ ਭਲਾ ਹਰਿ ਗੁਣ ਆੰਕਿ ਸ਼ਮਾਵਏ / 
ਗੁਣਵੰਤੀ ਗੁਣ ਰਵੈ ਮੈ ਪਿਰ ਨਿਹਚਲੁ ਭਾਵਏ॥ 


ਇਸਤੀ ਨੂੰ ਸਦਾ ਥਿਰ ਰਹਿਣ ਵਾਲਾ ਪ੍ਰਭੂ-ਪਤੀ ਪਿਆਰਾ 
ਲਗਦਾ, ਉਹ ਸਦਾ ਪ੍ਰਭੂ ਦੇ ਗੁਣ ਗਾਇਨ ਵਿਚ ਮਸਤ 


ਨਿਹਚਲ ਚਤਰ ਸ਼ਜਾਣੁ ।ਥਿਧਾਤਾ ਚੰਚਲ ਜਗਤ ਸ਼ਬਾਇਆ/ 


ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭਾ ਭਾਣੇਂ ਤਾ ਭਾਇਆ/ 


ਗੀਤ ਨਾਦ ਕਵਿਤ ਕਵੇ ਸ਼ਣਿ ਰਾਮ ਨਾ ਦੁਖ ਭਾਗੀ ॥ 


੧3।10181151631)62£11131.੮0।੧) 


ਸੈਪਾਦਕੀ 


ਜਨਮ ਮਰਣ ਦੁਹਹੂ ਮਹਿ ਨਾਗ ਜਨ ੫ਰਓਪਕਾਗੀ ਆਏ॥ 
ਜੀਅ ਦਾਨੁ ਦੇ ਭਗਤੀ ਲਾਇਨਿ ਗਰ ਸਿਓਂ ਲੈਨਿ ਮਿਲਾਏ॥ 


ਆ 


ਹੇ ਸੈਤ ਮਿਤ੍ਰ ! ਧਿਆਨ ਨਾਲ ਚਿਤ ਨੂੰ ਨਿਸ਼ਾਨੇ ਤੇ 
ਟਿਕਾ ਕੇ ਅਕਾਲਪੁਰਖ ਦੀ ਸਿਫਤਿ ਸਾਲਾਹ ਕਰੋ ਜਿਸ 
ਨਾਲ ਮਨ ਦੀ ਅਡੋਲ ਅਵਸਥਾ ਪ੍ਰਾਪਤ ਹੁੰਦੀ ਹੈ। ਨਾਮ 
ਸੁਖਾਂ ਦੀ ਮਣੀ ਹੈ, ਗੁਣਾਂ ਦਾ ਖਜ਼ਾਨਾ ਹੈ ਜਿਸ ਨਾਲ 
ਸਭ ਇਛਾਵਾਂ ਪੂਰਨ ਹੋ ਜਾਂਦੀਆਂ ਹਨ, ਜਗਤ ਵਿਚ 
ਪ੍ਰਸਿਧੀ ਪ੍ਰਾਪਤ ਹੁੰਦੀ ਹੈ, ਉਚੇ ਤੋਂ ਉਚਾ ਟਿਕਾਣਾ ਮਿਲ 
ਜਾਂਦਾ ਹੈ ਅਤੇ ਜਨਮ ਮਰਣ ਦਾ ਗੇੜ ਖਤਮ ਹੋ ਜਾਂਦਾ 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00੧ 


ਡਾ. ਜਗਜੀਤ ਸਿੰਘ 


ਹੈ। ਜਿਸ ਮਨੁੱਖ ਨੂੰ ਧੁਰੋਂ ਇਹ ਦਾਤ ਮਿਲਦੀ ਹੈ, ਉਹ 
ਮਨੁਖ ਪ੍ਰਭੂ ਦਾ ਨਾਮ ਰੂਪ ਧਨ ਖੱਟ ਕੇ ਇਸ ਜਗਤ ਤੋਂ 
ਜਾਂਦਾ ਹੈ। ਗੁਰ ਫੁਰਮਾਨ ਹੈ - 


ਪ੍ਰਭਾ ਕੀ ਉਸਤਤਿ ਕਰਹ ਸੰਤ ਮੰਤ / 

ਸਾਵਧਾਨ ਏਕਾਗਰ ਚੀਤ # 

ਸੁਖਮਨੀ ਸਹਜ ਗੋਬਿੰਦ ਗੁਨ ਨਾਮ# 

ਜਿਸ਼ ਮਨਿ ਬਸੈ ਸ਼ ਹੋਤ ਨਿਧਾਨ # 

ਸ਼ਰਬ' /ਇਛਾ ਤਾ ਕੀ ਪੁਰਨ ਹੋਇ/ 

ਪ੍ਰਧਾਨ ਪੁਰਖ ਪ੍ਰਗਟ ਸ਼ਭ ਲੋਇ/ 

ਸਭਾ ਤੋਂ ਉਚ ਪਾਏ ਅਸਥਾਨੁ / 

ਬਹੁਰਿ ਨ ਹੋਵੈ ਆਵਨ ਜਾਨੁ # 

ਹਰਿ ਧਨ ਖਾਟਿ ਚਲੋ ਜਨ ਸੋਇ 

ਨਾਨਕ' ਜਿਸਹਿ ਪਰਾਪਤਿ ਹੋਇ ॥ ਪੰਨਾ - 295 

ਮਹਾਂਪੁਰਸ਼ਾਂ ਨੂੰ ਐਸੀ ਅਵਸਥਾ ਹੀ ਪ੍ਰਾਪਤ ਸੀ। ਅਸੀਂ 

ਜਿਨ੍ਹਾਂ ਨੇ ਉਨ੍ਹਾਂ ਦੀ ਸੈਗਤ ਮਾਣੀ ਹੈ, ਜੋ ਉਨ੍ਹਾਂ ਦੇ ਹਿਰਦੇ 
ਦੇ ਨਿਕਟ ਰਹੇ ਹਨ, ਸਾਡੇ ਲਈ ਸੋ-ਪੜਚੋਲ ਦਾ ਸਮਾਂ 
ਹੈ ਕਿ ਅਸੀਂ ਉਨ੍ਹਾਂ ਨੂੰ ਕਿੰਨਾ ਜਾਣਿਆ ਤੇ ਪਛਾਣਿਆ 
ਹੈ ਰ 


੪੨ 


ਕਰਨਾ ਵੀ ਲਾਭ ਤੋਂ ਖਾਲੀ ਨਹੀਂ ਹੁੰਦਾ। ਉਨ੍ਹਾਂ ਦੇ ਪਾਸ 
ਰਹਿਣਾ ਤੇ ਸੇਵਾ ਕਰਨੀ ਇਸ ਤੋ ਵੀ ਚੰਗੀ ਤੇ 
ਲਾਭਦਾਇਕ ਗੱਲ ਹੈ। ਪਰ ਸਭ ਤੋ ਚੰਗੀ ਤੇ ਲਾਭਦਾਇਕ 
ਗੱਲ ਮਹਾਂਪੁਰਖਾਂ ਦੇ ਅਸਲ ਅਰਥਾਂ ਵਿਚ ਨਜ਼ਦੀਕ ਹੋਣਾ 
ਹੈ। 

ਮਹਾਂਪੁਰਖਾਂ ਦੇ ਨਜ਼ਦੀਕ ਹੋਣ ਦਾ ਮਾਣ ਕਿਸੇ 
ਸੁਭਾਗੀ ਪੁਰਸ਼ ਨੂੰ ਪ੍ਰਾਪਤ ਹੁੰਦਾ ਹੈ। ਮਹਾਂਪੁਰਖ ਦੇ ਆਲੇ- 
ਦੁਆਲੇ ਹਜ਼ਾਰਾਂ ਲੋਕ ਰਹਿੰਦੇ ਹੋਏ ਵੀ ਉਸ ਤੋਂ ਅਸਲ 
ਅਰਥਾਂ ਵਿਚ ਬਹੁਤ ਦੂਰ ਰਹਿ ਜਾਂਦੇ ਹਨ। ਮਹਾਂਪੁਰਖ ਦੀ 
ਦਿਨ ਰਾਤ ਦੀ ਸੇਵਾ ਕਰਨ ਵਿਚ ਜੀਵਨ ਬਤੀਤ ਕਰਨ 
ਵਾਲੇ ਵੀ ਜ਼ਰੂਰੀ ਨਹੀਂ ਕਿ ਮਹਾਂਪੁਰਖ ਦੇ ਨਿਕਟਵਰਤੀ 
ਕਹਾ ਸਕਣ। 

ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਲੱਖਾਂ ਪੁਰਸ਼ਾਂ ਨੇ 
ਕੀਤੇ ਹੋਣਗੇ, ਆਪ ਦੀ ਸੇਵਾ ਵਿਚ ਵੀ ਹਜ਼ਾਰਾਂ ਆਦਮੀ 
ਰਹੇ ਹੋਣਗੇ, ਪਰ ਆਪ ਦਾ ਹਮ-ਰਾਜ਼ ਅਸਲ ਅਰਥਾਂ 
ਵਿਚ ਭਾਈ ਲਹਿਣਾ ਹੀ ਬਣ ਸਕਿਆ। ਇਸ ਦਾ ਕੀ 
ਸਬੱਬ ਸੀ? ਇਸ ਵਿਚ ਕੀ ਭੇਦ ਸੀ? ਕੀ ਮਹਾਂਪੁਰਖ ਕਿਸੇ 


੧3।10181151631)60£11131.੮0।੧) 


ਆਦਮੀ ਦਾ ਖਾਸ ਲਿਹਾਜ਼ ਕਰਦੇ ਹਨ ? ਐਸਾ ਕਰਨ ਤਾਂ 
ਉਹ ਮਹਾਂਪੁਰਖ ਕਾਹਦੇ ? ਉਨ੍ਹਾਂ ਦੀ ਨਜ਼ਰ ਵਿਚੋਂ' ਤਾਂ ਦ੍ਰੈਤ 
ਉਕਾ ਹੀ ਦੂਰ ਹੋ ਚੁਕੀ ਹੁੰਦੀ ਹੈ। 

ਮਹਾਂਪੁਰਖ ਕਿਸੇ ਕੋਲੋਂ ਕੁਝ ਵੀ ਲੁਕਾ ਕੇ ਨਹੀਂ ਰਖਦੇ, 
ਹਨ, ਪਰ ਜੋ ਅਜਰ ਦਾਤ (11੪॥੧੪ ।610੦%1800) 


ਇਨਸਾਨ ਦੀ ਇੱਜ਼ਤ ਤੇ ਤਾਕਤ ਵੱਧ ਜਾਂਦੀ ਹੈ, ਪਰ 
ਆਤਮ ਗਿਆਨ ਦੇ ਹਾਸਲ ਹੋਣ ਨਾਲ ਤਾਂ ਇਨਸਾਨ ਦੀ 
ਇੱਜ਼ਤ ਤੇ ਤਾਕਤ ਦਾ ਕੁਝ ਠਿਕਾਣਾ ਨਹੀਂ ਰਹਿੰਦਾ। ਇਸ 


ਮਠਿਆਈ ਉਹ ਆਦਮੀ ਠੀਕ ਤੌਰ ਤੇ ਵੈਡ ਸਕਦਾ 
ਹੈ ਜਿਸ ਦੀ ਆਪਣੀ ਤਬੀਅਤ ਮਠਿਆਈ ਤੋਂ' ਰੱਜੀ ਹੋਈ 


ਤਮ 
ਉਚੀਆਂ ਪਦਵੀਆਂ ਨਹੀਂ ਵੰਡ ਸਕਦਾ ਅਤੇ ਜੀਵਨ ਦਾ 
ਭੁੱਖਾ ਲੋਕਾਂ ਨੂੰ ਜੀਵਨ ਦਾਨ ਨਹੀਂ ਕਰ ਸਕਦਾ। 

ਆਤਮ ਗਿਆਨੀ ਸੈਸਾਰ ਦੀ ਜੀਵਨ ਕਲਾ ਦੇ ਭੇਤ 
ਤੋਂ ਵਾਕਫ ਹੋ ਚੁਕਾ ਹੈ, ਜੀਵਨ ਦੀ ਘਟਨਾ ਦੇ ਸਭ ਰਾਜ਼ 
ਉਸ ਅੱਗੇ ਖੁਲ੍ਹ ਜਾਂਦੇ ਹਨ। ਅਨੰਤ ਜੀਵਨ (॥1॥1੧੬ 
॥ਫ) ਦਾ ਗਿਆਨ ਹਾਸਲ ਕਰਕੇ ਉਹ ਇਸ ਜੀਵੀ 
ਜੀਵਨ (੧੫੩! ॥€) ਤੋਂ ਰੱਜ ਜਾਂਦਾ ਹੈ, ਏਥੋਂ ਤੱਕ ਕਿ 
ਇਸ ਤੋਂ ਬੇ-ਪ੍ਰਵਾਹ ਹੋਕੇ ਆਖਦਾ ਹੈ - 


%। 53੧0੫ 18£[। 5।੧੬। .। ੬00) 


ਕਬੀਰ ਜਿਸ਼ ਮਰਨੇ ਤੇ ਜਗੁ ਡਰੈ ਮੇਰੈ ਅਨਿ ਆਨੰਦੁ / 
ਮਰਨ ਗੰ ਤੇ ਪਾਈਐ ਪੂਰਨ ਪਰਮਾਨੰਦ ॥ 
ਪੰਨਾ -1366 
ਏਹੀ ਕਾਰਨ ਹੈ ਕਿ ਪੂਰਨ ਸਤਿਗੁਰੂ ਆਪਣੇ ਸਿੱਖਾਂ 
ਨੂੰ, ਸੱਚ ਦੇ ਖੋਜੀਆਂ ਨੂੰ, ਹੱਕ ਦੇ ਤਾਲਬਾਂ ਨੂੰ ਆਖਰੀ 


ਪਹਿਲਾ ਮਰਣੁ ਕਝੂਲਿ ਜੀਵਣ ਕੀ ਛਡਿ ਆਸ 
ਹੋਹ ਸਭਨਾ ਕੀ ਰੇਣੂਕਾ ਤਉ ਆਉ ਹਮਾਰੈ ਪਾਸਿ॥ 
ਪੰਨਾ - 1702 
ਮਹਾਂਪੁਰਖ ਪਾਸ ਉਸ ਦਾ ਸਭ ਕੁਝ ਸਾਂਭਣ ਵਾਸਤੇ , 
ਉਸ ਨਾਲ ਅਭੇਦ ਹੋਣ ਵਾਸਤੇ, ਉਸ ਦਾ ਹਮ-ਰਾਜ਼ 
ਬਣਨ ਵਾਸਤੇ, ਉਹੋ ਸ਼ਖਸ ਆ ਸਕਦਾ ਹੈ ਜੋ ਸੱਚ ਦੀ 
ਖੋਜ ਵਿਚ ਸਭ ਕੁਝ ਕੁਰਬਾਨ ਕਰਨ ਵਾਸਤੇ ਤਿਆਰ 
ਹੋਵੇ । 
ਸਭ ਕੁਰਬਾਨੀਆਂ ਨਾਲੋਂ ਵੱਡੀ ਕੁਰਬਾਨੀ “ਹਉਮੈ” ਦੀ 
ਕੁਰਬਾਨੀ ਹੈ। ਅਕਾਲ ਪੁਰਖ ਹਉਮੈ ਤੋਂ ਰਹਿਤ ਹਸਤੀ ਹੈ, 
ਮਹਾਂਪੁਰਖ ਹਉਮੈ ਤੋਂ ਰਹਿਤ ਹੋ ਜਾਂਦੇ ਹਨ। ਜਿਨ੍ਹਾਂ ਨੂੰ 


ਤਿਆਰ ਹੋਣਾ ਚਾਹੀਦਾ ਹੈ ਅਤੇ ਹਉਮੈ ਦੇ ਤਿਆਗਣ ਦਾ 
ਮਤਲਬ ਹਉਮੈ ਨਾਲ ਸਬੰਧ ਰੱਖਣ ਵਾਲਾ ਸਭ ਕੁਝ 
ਤਿਆਗਣਾ ਹੈ। 

ਹੇਠ ਲਿਖੀਆਂ ਅੰਗਰੇਜ਼ੀ ਵਿਚ ਕਿਸੇ ਮਹਾਂਪੁਰਖ 
ਦੀਆਂ ਸਤਰਾਂ ਸਾਬਤ ਕਰਦੀਆਂ ਹਨ ਕਿ ਸਭ ਮੁਲਕਾਂ ਦੇ 
ਮਹਾਂਪੁਰਖ ਆਤਮ ਮਾਰਗ ਉਤੇ ਚਲਣ ਵਾਲਿਆਂ ਤੋੱ 
ਪਹਿਲੀ ਮੰਗ ਵਿਚ ਹੀ ਸਭ ਕੁਝ ਲੈ ਲੈਂਦੇ ਹਨ। 

1੬6੦ 01੦ ੬੬5 63)। 5੪੬, 11੦) ।੧੫51 
0੬ ॥1੦82371€ 61 ੧੪੧5. 1੬6੬ 11੦ ੬੨ 03/) 
1੬3, ॥ 1੧੫51 1੧੪੬ 1051 ।੧5 5੬।15।6€।€35. 
3੬60੬ 11੦ ੪੦0੦੬ 68 50੦36 ।। 1੧੬ 
[2।€5੪।1੦€ 01 11੦ 0351੦।, । 1੧੫5੧ 1੨੪੦ 1651 
11੦ 00੦ ੧੦ ੪0010. 3੬੧੮੬ 101੬ 5001 63੧ 
51310 ॥। 11੬ [੦56।1੦੬ 01 11੬ 0351੦। ।੧5 ੮੬੧ 
11੫51 08 ,/35੬੦ ॥੧ 01੬ 0000 01 11੬ 1੬3੧੧.' 


ਜੋ ਕੋਈ ਇਹ ਕੁਝ ਕਰ ਸਕਣ ਦਾ ਹੌਂਸਲਾ ਰੱਖੇ, 
(ਬਾਕੀ ਪੰਨਾ 20 ਤੇ) 


“ਆਤਮ ਮਾਰਗ”, ਨਵੰਬਰ, 2003 


੧3।10181151631)62£11131.੮0।੧) 


ਪੀਰ ਮੁਰੀਦਾ ਪਿਰਹੜੀ 


(ਲੜੀ ਜੌੜਨ ਲਈ ਦੋਖੋ, ਅਕਤੁਥਰ ਅੰਕ, ਪੰਨਾ-25) 

ਸੋ ਮੁਰੀਦ ਬਣਨ ਵਾਸਤੇ, ਸਿੱਖ ਬਣਨ ਵਾਸਤੇ 
ਜਰੂਰੀ ਹੈ ਕਿ ਅਹੈ ਬਿਰਤੀ ਦਾ ਤਿਆਗ ਕਰੇ। ਜਦ ਤੱਕ 
ਅਹੈ ਬਿਰਤੀ ਦਾ ਤਿਆਗ ਨਹੀਂ ਕਰਦਾ, ਓਨੀ ਦੇਰ ਤੱਕ, 
ਗੁਰੂ ਦਾ ਹੁਕਮ ਨਹੀਂ ਮੰਨ ਹੁੰਦਾ। 


ਹੈ 
ਹੈ, ਲੈਗਰ ਤਿਆਰ ਕਰਦਾ ਹੈ, ਭਾਂਡੇ ਮਾਂਜਦਾ ਹੈ। ਜੇ “ਮੈ” 
ਨੂੰ ਨਹੀਂ ਮਾਰ ਸਕਿਆ, ਮਹਾਰਾਜ ਕਹਿੰਦੇ - 

ਵਿਚਿ ਹਉਮੈ ਸੇਵਾ ਥਾਇ ਨ ਪਾਏ॥ _ ਪੰਨਾ - 7077 

ਦੇਖੋ ਕਿੰਨਾ ਕੈੜਾ ਹੁਕਮ ਹੈ। ਜਿਹੜਾ ਕਹਿੰਦਾ ਹੈ, 
ਮੈਂ ਸੇਵਾ ਕਰਦਾ ਹਾਂ, ਮੈਂ ਦੀ ਭਾਵਨਾ ਇਹਦੇ ਵਿਚ 
ਆਉਂਦੀ ਹੈ। ਦੋ ਭਾਵਨਾਵਾਂ ਹਨ, ਦੋ ਸੇਵਾ ਕਰਦੇ ਹਨ, 
ਇਕ ਦੀ ਦ੍ਰਿਸ਼ਟੀ ਇਹ ਹੈ ਕਿ ਹੇ ਵਾਹਿਗੁਰੂ ਮੇਰੇ ਵਰਗੇ 
ਬੰਦੇ ਨੂੰ ਵੀ ਤੂੰ ਸੇਵਾ ਬਖਸ਼ ਦਿੱਤੀ, ਕਿਉਂਕਿ ਤੇਰਾ ਹੁਕਮ 
ਹੈ - 

ਸੌ ਸੇਵਕ ਜੋ ਲਇਆ ਸੇਵ ॥ 

ਤਿਨ ਗੰ ਪਾਏ ਨਿਰੰਜਨ ਦੇਵ ॥ ਪੰਨਾ - 1159 

ਮੇਰੇ ਵਿਚ ਇਹ ਤਾਕਤ ਨਹੀਂ ਸੀ, ਤੂੰ ਰਹਿਮਤ 
ਕਰੀ, ਤੂੰ ਮੈਨੂੰ ਪਰਮੇਸ਼ਰ ਦਾ ਮਿਲਾਪ ਕਰਵਾਉਣ ਵਾਸਤੇ 
ਮੈਨੂੰ ਵੀ ਸੇਵਾ ਬਖਸ਼ ਦਿੱਤੀ। ਮੈਂ ਤਾਂ ਇਸ ਕਾਬਲ ਨਹੀਂ 
ਸੀ। ਮੈਂ ਤਾਂ ਜਦ ਅੰਦਰ ਝਾਕਦਾ ਹਾਂ ਤਾਂ ਮੇਰੇ ਅੰਦਰੋਂ ਤਾਂ 
ਹੋਰ ਆਵਾਜ਼ ਆਉਂਦੀ ਹੈ - 

ਹਉਂ ਅਪਰਾਗਯੰੀ ਗੁਨਹਗਾਰ ਹਉਂ ਬੇਮੁਖਮੰਦਾ ॥ 

ਭਾਈ ਗੁਰਦਾਸ ਜੀ ਦੀ ਵਾਰ3627 

ਪਾਤਸ਼ਾਹ, ਮੇਰੇ ਵਰਗੇ ਬੇਦੇ ਨੂੰ ਤੁੰ ਸੇਵਾ ਦਾ ਅਵਸਰ 
ਬਖਸ਼ ਦਿੱਤਾ। ਮੇਰੇ ਵਿਚ ਤਾਂ ਕੋਈ ਗੁਣ ਨਹੀਂ ਹੈ, ਤਂ 
ਸੇਵਾ ਵਿਚ ਲਾਇਆ ਤਾਂ ਮੈਂ ਸੇਵਾ ਕਰ ਰਿਹਾ ਹਾਂ। ਕਿਰਪਾ 
ਕਰੀਂ, ਮੈਨੂੰ ਸ਼ਕਤੀ ਬਖਸ਼ੀ ਕਿ ਮੈਂ ਤੇਰੀ ਸੇਵਾ ਕਰਾਂ। 


ਇਕ ਉਹ ਹੈ, ਜਿਹੜਾ ਕਹਿੰਦਾ ਹੈ, ਮੈਂ ਸੇਵਾ ਕਰਦਾ 
ਹਾਂ। ਮੈਂ ਕਾਬਲ ਹਾਂ, ਮੈਂ ਕਰ ਸਕਦਾ ਹਾਂ, ਹੋਰ ਕੋਈ ਨਹੀਂ 
ਕਰ ਸਕਦਾ । ਮੈਂ, ਮੈਂ ਹੀ ਹਾਂ। ਕਹਿੰਦੇ, ਉਹ ਜਿਹੜੀ ਸੇਵਾ 
ਹੈ, ਉਹ ਥਾਂ ਨਹੀਂ ਪਿਆ ਕਰਦੀ । 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00੧ 


ਸੰਤ ਵਰਿਆਮ ਸਿੰਘ ਜੀ 
ਬਾਨੀ ਵਿ. ਗੁ. ਰੂ. ਮਿਸ਼ਨ/ 


ਵਿਚਿ ਹਉਮੈ ਸੇਵਾ ਥਾਇ ਨ ਪਾਏ _ ਪੰਨਾ - 2077 
ਜਦ ਥਾਂ ਨਹੀਂ ਪੈਂਦੀ, ਫੇਰ ਕੀ ਹੈ? ਪੁੰਨ ਨਹੀਂ 
ਬਣਿਆ ਉਸ ਸੇਵਾ ਦਾ। ਅਗਿਆਨ ਦਾ ਹਹ੍ਹੇਰਾ ਦੂਰ ਨਾ 


ਹਉਮੈ ਜਿਹੜੀ ਹੈ, ਉਹਦੇ ਵਿਚ ਇਕ ਬੜਾ ਜਬਰਦਸਤ 
ਦੋਸ਼ ਹੈ, ਉਹ ਦੂਰ ਨਹੀਂ ਕੀਤਾ ਜਾ ਸਕਦਾ। ਐਸਾ ਫੁਰਮਾਨ 
ਹੈ - 
ਧਾਰਨਾ - ਜੰਮਦਾ ਤੋਂ ਮਰਦਾ ਹੈ ਹਉਮੈ ਦਾ ਬੰਨ੍ਹਿਆ ਗੋਇਆ -2 
ਹਉਮੈ ਦਾ ਬੰਨ੍ਹਿਆ ਹੋਇਆ -2, 2. 


ਜੰਮਦਾ ਤੇ ਮਰਦਾ ਹੈ,................. <2 

ਹਉਮੈ ਏਹਾ ਜਾਤਿ ਹੈ ਹਉਸੈ ਕਰਮ ਕਮਾ/ਹਿ ॥ 

ਹਉਮੈ ਏਈ ਬੰਹਨਾ ਫਿਰਿ ਫਿਰਿ ਜੋਨੀ ਪਹਹਿ॥ 
ਪੰਨਾ - 466 


ਪੁੰਨ ਤਾਂ ਬਣ ਜਾਇਆ ਕਰਦਾ ਹੈ। ਪੁੰਨ ਦਾ ਫਲ 
ਭੋਗਣ ਵਾਸਤੇ ਸਵਰਗ ਲੋਕਾਂ ਵਿਚ ਚਲਾ ਜਾਂਦਾ ਹੈ 
ਕਿਉਂਕਿ ਪੁੰਨ ਤੇ ਪਾਪ ਬਣਦੇ ਹੀ ਹਉਮੈ ਵਿਚ ਹਨ। ਜੇ 
ਹਉਮੈ ਨਾ ਹੋਵੇ, ਨਾ ਪੁਨ ਬਣਦਾ ਹੈ, ਨਾ ਪਾਪ ਬਣਦਾ 
ਹੈ। ਦੋਨੋਂ ਨਹੀਂ ਨੇੜੇ ਆਉਂਦੇ । ਪੁੰਨ, ਪਾਪ ਕਰਮ ਜਿਹੜੇ 
ਨੇ ਕੇਵਲ ਹੋਂਦ ਨੂੰ ਫੜਦੇ ਹਨ। ਜਦ ਅਣਹੋਂਦ ਹੋ ਜਾਣ, 


ਵਿਚਿ ਹਉਮੈ ਸੇਵਾ ਥਇ ਨ ਪਾਏ॥ _ ਪੰਨਾ - 3077 

ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਹਉਮੈ 
ਵਾਲੇ ਸੇਵਾ ਕਰਦੇ ਨੇ ਉਹਦਾ ਕੋਈ ਫਲ ਨਹੀਂ, ਜੇ 
ਨਿਸ਼ਕਾਮ ਸੇਵਾ ਕਰਨ ਤਾਂ ਚਿਤ ਨਿਰਮਲ ਹੋ ਜਾਂਦਾ ਹੈ, 
ਅੰਤਸ਼ਕਰਣ ਨਿਰਮਲ ਹੋ ਜਾਂਦਾ ਹੈ। ਜੇ ਦੇਖ ਕੇ ਕਰਦੇ ਨੇ 
ਕਿ ਸਾਨੂੰ ਫਲ ਮਿਲੇ ਤਾਂ - 

ਜੇਹਾ ਮਨੋਰਥ ਕਰਿ ਆਰਾਧੇ ਸੋ ਸੰਤਨ ਤੇ ਪਾਵੈ 


ਪੰਨਾ - ੭748 


੧3।10181151631)60£11131.੮0।੧) 


ਜੋ. ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ 
ਪੰਨਾਂ - 687 
ਮਜੁਰ ਨੰ ਮਜੁਰੀ ਦੇਣੀ ਹੀ ਪੈਂਦੀ ਹੈ। ਐਸਾ ਨਹੀਂ 
ਹੈ ਵਾਹਿਗੁਰ ਦੇ ਵਿਚ ਕਿ ਮਜੁਰ ਨੂੰ ਮਜੁਰੀ ਨਾ ਦੇਵੇ। 
ਲੇਕਿਨ ਜੋ ਸੇਵਾ ਦਾ ਉਤਮ ਵਲ ਹੈ, ਉਹਦੇ ਹੱਥ ਵਿਚ 
ਨਹੀਂ ਆਉਂਦਾ। “ਮੈ” ਦਾ ਜਿਹੜਾ ਪਰਦਾ ਹੈ, ਫਲ ਨੂੰ 
ਗਿਰਾ ਦਿੰਦਾ ਹੈ, ਕੱਚਾ ਹੀ ਫਲ ਗਿਰ ਜਾਂਦਾ ਹੈ। ਇਹ 
ਬਿਮਾਰੀ ਹੈ। ਸੋ ਕਹਿੰਦੇ, ਥਾਂ ਨਹੀਂ ਪੈਂਦੀ, ਥਾਂ ਤਾਂ ਪੈਂਦੀ 
ਹੈ ਜੇ ਜੈਮਣ ਮਰਣ ਤੋ ਰਹਿਤ ਦੇਵੇ। ਜਦ ਥਾਂ ਨਹੀਂ ਪੈਂਦੀ। 


ਪੰਨਾ - 532 
ਉਹਦੇ ਗਲੋ ਆਉਣ ਜਾਣ ਦਾ ਚੱਕਰ ਖਤਮ ਨਹੀਂ 
ਹੁੰਦਾ। 
ਜੋ ਤਪੁ ਪੂਰਾ ਸ਼ਾਈਂ ਸੇਵਾ ਜੌ ਗਰਿ ਮੇਰੇ ਮਨਿ ਭਾਣੀ ਹੈ 
ਪੰਨਾ - 7077 
ਵਾਹਿਗੁਰੂ ਦੇ, ਗੁਰੂ ਦੇ ਮਨ ਉਹ ਸੇਵਾ ਭਾਉਂਦੀ ਹੈ। 
ਜਿਹੜਾ ਕਾਮਨਾ ਤੋਂ ਰਹਿਤ ਹੋ ਕੇ ਗੁਰੂ ਦੀ ਬਖਸ਼ਿਸ਼ ਸਮਝ 
ਕੇ ਸੇਵਾ ਕਰਦਾ ਹੈ, ਕਹਿੰਦੇ ਮੇਰੇ ਉਤੇ ਮਾਲਕ ਨੇ ਬਖਸ਼ਿਸ਼ 
ਕਰ ਦਿੱਤੀ, ਮੇਰੇ ਤੋਂ ਸੇਵਾ ਲੈ ਰਿਹਾ ਹੈ। ਕਹਿੰਦੇ, ਉਹ ਸੇਵਾ 
ਪਰਵਾਨ ਹੁੰਦੀ ਹੈ। 
ਜੇ ਗੁਰੂ ਨੇ ਸ਼ਬਦ ਦੇ ਦਿੱਤਾ, ਉਹਦੇ ਨਾਲ ਪੰਜ 
ਭਰਮਾਂ ਦਾ ਨਾਸ਼ ਹੋ ਜਾਏਗਾ। ਜਿਹੜਾ ਡਰ ਹੈ, ਉਹ ਵੀ 
ਖਤਮ ਹੋ ਜਾਏਗਾ। 
ਵਿਚੋਂ ਗ੍ਰਿਹ ਸ਼ਦਾ ਰਹੈ ਉਦਾਸੀ 
ਜਿਉਂ ਕਮਲੁ ਰਹੈ ਵਿਚਿ ਪਾਣੀ ਹੈ/ _ ਪੰਨਾ - 3070 
ਘਰ ਛੱਡ ਕੇ ਉਹਨੂੰ ਕਬਰਾਂ ਵਿਚ ਜਾਣ ਦੀ ਲੋੜ 
ਨਹੀਂ, ਬਰਫਾਂ ਵਿਚ ਜਾ ਕੇ ਸਰੀਰ ਗਰਮ-ਠੰਢੇ ਕਰਨ ਦੀ 
ਲੋੜ ਨਹੀਂ, ਉਹ ਘਰ ਵਿਚ ਰਹਿੰਦਾ ਹੋਇਆ ਜਾਗਦਾ ਹੈ। 
ਕਹਿੰਦੇ, ਜਿਹੜੇ ਗੁਰਸਿਖ ਹਨ, ਸਦਾ ਜਾਗਦੇ ਹਨ। 
ਦੁਨੀਆਂ ਸੁੱਤੀ ਪਈ ਹੈ। ਚਾਹੇ ਗੁਫਾਫਾਂ ਵਿਚ ਗਿਆ ਹੈ, 
ਚਾਹੇ ਜੰਗਲਾਂ ਵਿਚ ਗਿਆ ਹੋਇਆ ਹੈ, ਚਾਹੇ ਉਹ 
ਨਿਰਜਨ ਵਣ ਵਿਚ ਰਹਿੰਦਾ ਹੈ ਉਹ ਸੁੱਤਾ ਪਿਆ ਹੈ। 
ਸੋ ਇਹ ਕਹਿੰਦੇ, ਜਿਵੇਂ ਕਮਲ ਪਾਣੀ ਵਿਤ ਰਹਿੰਦਾ 
ਹੈ, ਗੁਰ ਸਿੱਖ ਇਉ ਰਹਿੰਦਾ ਹੈ। 
ਸਾ ਸੇਵਾ ਕੀਤੀ ਸਫਲ ਹੈ ਜਿਤੁ ਸ਼ਤਿਗੁਰ ਕਾ ਮਨ ਮੰਨੇ ॥ 
ਜਾ ਸ਼ਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ / 
ਪੰਨਾ - 314 
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ 
ਸਾ ਸੇਵਾ ਅਉਂਖੀ` ਹੋਈ / ਪੰਨਾ - 306 


%। 53੧0੫ 18£[। 5।੧੬। .। ੬00) 


ਦੂਜੇ ਪਾਸੇ ਇਹ ਹੈ ਸੇਵਾ ਕਿਸਦੀ ਕਰਨੀ ਚਾਹੀਦੀ 
ਹੈ। ਕਹਿੰਦੇ, ਜਿਹਦੀ ਸੇਵਾ ਕਰਕੇ ਲੇਖਾ ਦੇਣਾ ਧੈ ਜਾਵੇ 
ਉਹ ਸੇਵਾ ਜਿਹੜੀ ਹੈ ਬਹੁਤ ਔਖੀ ਹੈ - 

ਨਾਨਕ ਸੇਵਾ ਕਰਹ ਗਰ ਗੁਰ ਸ਼ਫਲ ਦਰਸਨ ਕਾਂ.../ 

ਪੰਨਾ - 306 

ਗੁਰੂ ਦੀ ਸੇਵਾ ਕਰੋ । ਪੂਰਨ ਬ੍ਰਹਮ ਗਿਆਨੀ 
ਮਹਾਂਪੁਰਸ਼ ਦੀ ਸੇਵਾ ਕਰੋ । 

ਹਸ ਫਿਰਿ ਲੇਖਾ ਮੰਗ ਨ ਕੋਈ 

ਪੰਨਾ - 506 

ਸੈਤ ਬਾਬਾ ਸਾਹਿਬ ਸਿੰਘ ਜੀ ਮਹਾਰਾਜ ਊਨੇ ਵਾਲੇ 
ਗੁਰੂ ਨਾਨਕ ਪਾਤਸ਼ਾਹ ਦੀ ਬਿੰਦੀ ਔਲਾਦ ਵਿਚੋ 11ਵੇਂ 
ਥਾਂ ਸੀ। ਆਪਦੇ ਪਾਸ ਬਹੁਤ ਸੈਗਤ ਸੇਵਾ ਕਰਿਆ ਕਰਦੀ 
ਸੀ। ਉਸ ਵੇਲੇ ਸਿੱਖ ਰਾਜ ਦੀ ਜੋ ਅਸਲੀ ਜਿੰਮੇਵਾਰੀ ਸੀ, 
ਉਹ ਬਾਬਾ ਜੀ ਦੇ ਸਿਰ ਸੀ। ਸਰਦਾਰਾਂ ਨੂੰ ਲੜਨ ਤੋੱ 
ਹਟਾਉਣਾ, ਰਣਜੀਤ ਸਿੰਘ ਨੂੰ ਸਿੱਧੇ ਰਾਹ ਤੇ ਪਾ ਕੇ 
ਰਖਣਾ, ਇਹ ਉਹਨਾਂ ਦੀ ਡਿਊਟੀ ਸੀ। ਆਪਦੇ ਪਾਸ 
ਬਹੁਤ ਸੇਵਾਦਾਰ ਸੀ, ਹਜ਼ਾਰਾਂ ਦੀ ਗਿਣਤੀ ਵਿਚ, 13 
ਹਜ਼ਾਰ ਤਾਂ ਉਹਨਾਂ ਕੋਲ ਸ਼ਸਤਰਧਾਰੀ ਫੌਜ ਹਰ ਵਕਤ 
ਰਿਹਾ ਕਰਦੀ ਸੀ। ਬਾਕੀ ਐਨੇ ਕੁ ਹੀ ਸੇਵਕ ਰਿਹਾ ਕਰਦੇ 
ਸੀ ਤੇ ਉਹਨਾਂ ਦੇ ਲੰਗਰ ਵਿਚ ਜੋ ਸੀ ਮਾਨ ਸੀ, ਦਿਨ 
ਰਾਤ ਸੇਵਾ ਕਰਨ ਵਾਲੇ, ਉਹਨਾਂ ਦਾ ਨਾਂ ਭਾਗ ਸਿੰਘ ਸੀ। 
ਜਦੋਂ ਬਾਬਾ ਦੀਪ ਸਿੰਘ ਜੀ ਪਾਸ ਬਾਬਾ ਮਹਾਰਾਜ ਸਿੰਘ 
ਜੀ ਆਏ ਤਾਂ ਲਿਖਿਆ ਹੋਇਆ ਹੈ ਕਿ ਉਹਨਾਂ ਨੇ ਬੜੇ 
ਸ਼ਾਹੀ ਕੱਪੜੇ ਪਹਿਨੇ ਹੋਏ ਸੀ। ਬਾਬਾ ਜੀ ਨੇ ਕਿਹਾ, 
ਗੁਰਮੁਖਾ ਸੇਵਾ ਕਿਹੜੀ ਲੈਣੀ ਹੈ। 
ਕਹਿੰਦਾ, “ਮਹਾਰਾਜ! ਜਿਹੜੀ ਤੁਸੀਂ ਦੇਣੀ ਹੈ।” 
ਕਹਿੰਦੇ, “ਲੰਗਰ ਦੀ ਕਰ।” 

ਉਸ ਵੇਲੇ ਉਹਨਾਂ ਨੇ ਉਹ ਵਸਤ੍ਰ ਲਾਹ ਦਿੱਤੇ, ਇਕ 
ਬੋਰੀ ਗੱਲ ਵਿਚ ਪਾ ਲਈ। ਬਾਬਾ ਮਹਾਰਾਜ ਸਿੰਘ ਜੀ 
ਨੇ, ਉਹ ਬੋਰੀ ਪਾ ਕੇ, ਇਕ ਬੋਰੀ ਹੇਠਾ ਵਿਛਾ ਲਈ, ਲੋਹ 
ਦੇ ਕੋਲ ਦਿਨ ਰਾਤ ਉਹਨਾਂ ਦਾ ਉਹੀ ਸੌਣ ਦਾ ਕਮਰਾ 
ਸੀ, ਉਹੀ ਬੈਠਕ ਸੀ, ਸਭ ਕੁਛ ਓਹੀ ਬਣਾ ਲਿਆ। ਉਸ 
ਤੱਪੜ ਤੋਂ ਉਠੇ ਹੀ ਨਹੀਂ, 28 ਸਾਲ ਬੈਠੇ ਰਹੇ। ਹਰ 
ਵਕਤ ਸੇਵਾ ਕਰਦੇ ਸੀ ਤੇ ਸੇਵਾ ਕਿੰਨੀ ਔਖੀ ਹੈ ? ਬਾਬਾ 
ਜੀ ਕੋਲ 25-25, 30-30 ਹਜ਼ਾਰ ਯਾਤਰੂ ਰਹਿੰਦੇ ਸੀ। 
ਰਾਜੇ-ਮਹਾਰਾਜੇ ਹਜ਼ਾਰਾਂ ਫੌਜਾਂ ਲੈ ਕੇ ਰਿਹਾ ਕਰਦੇ ਸੀ ਤੇ 
ਆਪ ਦੇ ਜਿਹੜੇ ਦੇਗੇ ਸੀ, ਉਹਨੂੰ ਘੋੜੇ ਖਿਚਿਆ ਕਰਦੇ 
ਸੀ, ਮਨੁੱਖ ਤੋਂ ਨਹੀਂ ਕਿਸੇ ਤਰੀਕੇ ਨਾਲ ਹਿਲਦੇ ਸੀ। ਥੱਲੇ 
ਪਹੀਏ ਲੱਗੇ ਹੋਏ ਸੀ, ਘੋੜੇ ਖਿਚਕੇ ਪਾਸੇ ਕਰਿਆ ਕਰਦੇ 
ਸੀ। ਚਾਰ ਸੇਵਾਦਾਰ ਇਕੱਠੇ ਉਹਦੇ ਵਿਚ ਵੜਕੇ ਉਸ ਦੇਗੇ 
ਨੂੰ ਸਾਫ ਕਰਿਆ ਕਰਦੇ ਸੀ। ਬੋਦਾ, ਛੋਟਾ ਮੰਜਾ ਡਾਹ ਕੇ 


“ਆਤਮ ਮਾਰਗ”, ਨਵੰਬਰ, 2003 


੧3।10181151631)62£11131.੮0।੧) 


ਉਸ ਦੇਗੇ ਵਿਚ ਪੈ ਸਕਦਾ ਸੀ। ਐਨੇ ਐਨੇ ਵੱਡੇ ਉਹਨਾਂ 
ਦੇ ਦੇਗੇ ਸੀ, ਇਹ ਬਾਬਾ ਜੀ ਸੇਵਾ ਕਰਿਆ ਕਰਦੇ ਸੀ। 

ਇਕ ਦਿਨ ਦੀ ਗੱਲ ਐਸੀ ਹੋਈ ਕਿ ਦਾਲ ਉਬਲੀ 
ਜਾਵੇ ਤੇ ਨੋੜੇ ਕੜਛਾ ਨਹੀਂ ਸੀ। ਬਾਬਾ ਜੀ ਨੇ ਦੇਖਿਆ 
ਕਿ ਦਾਲ ਉਬਲ ਰਹੀ ਹੈ। ਇਕ ਦਮ ਆਪਣੀ ਬਾਂਹ ਉਹਦੇ 
ਵਿਚ ਫੇਰ ਦਿੱਤੀ। ਦਾਲ ਉਬਲਣ ਤੋਂ ਹੱਟ ਗਈ। ਬਾਬਾ 
ਵੀਰ ਸਿੰਘ ਜੀ ਨੂੰ ਪਤਾ ਲੱਗਿਆ। ਉਸ ਵੇਲੇ ਬਾਬਾ 
ਮਹਾਰਾਜ ਸਿੰਘ ਜੀ, ਉਹਨਾਂ ਦਾ ਅਸਲੀ ਨਾਂ ਨਿਹਾਲ 
ਸਿੰਘ ਸੀ। ਲੇਕਿਨ ਉਹ ਹਰ ਇਕ ਨੂੰ ਮਹਾਰਾਜ ਜੀ, 
ਮਹਾਰਾਜ ਜੀ ਕਹਿ ਕੇ ਬੁਲਾਇਆ ਕਰਦੇ ਸੀ। ਉਹਨਾਂ ਦਾ 
ਨਾਂ ਹੀ ਮਹਾਰਾਜ ਜੀ ਪੈ ਗਿਆ। ਬਾਬਾ ਜੀ ਨੇ ਬਾਂਹ 
ਬੰਨ੍ਹੀ ਹੋਈ, ਆ ਕੇ ਨਮਸ਼ਕਾਰ ਕਰੀ। ਹੁਣ ਗੱਲਾਂ ਹੀ ਹੋਰ 
ਹੋ ਗਈਆਂ ਨੇ ਕਿ ਮਹਾਂਪੁਰਸ਼ਾਂ ਨੂੰ ਮੱਥਾ ਨਾ ਟੇਕੋ ਜੀ, 
ਆਹ ਨਾ ਕਰੋ, ਉਹ ਨਾ ਕਰੋ ਗੱਲਾਂ ਬਾਤਾਂ ਨਾਲ। ਅਸੀਂ 
ਪੂਰੇ ਬਣ ਗਏ, ਅੰਦਰੋਂ ਬਿਲਕੁਲ ਖਾਲੀ, ਗੱਲਾਂ ਹੀ ਗੱਲਾਂ, 
ਵਿਚੋਂ ਬਿਲਕੁਲ ਖਾਲੀ, ਸਿੱਖੀ ਤੋਂ ਦੂਰ, ਪਤਾ ਨਹੀਂ 
ਇਹਨਾਂ ਦੀ ਕੀ ਗਤੀ ਹੋਏਗੀ, ਮਹਾਰਾਜ ਜਾਣੇ। ਓਕੜ 
ਪਾਈ ਕਰੀ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ 


ਨਾਮਧਾਰੀ। ਜਿਨ੍ਹਾਂ ਦਾ ਅੱਜ ਅਸੀਂ ਨਾਮ ਲੈ ਰ 
ਨਹੀਂ। ਹੁਣ ਅਸੀਂ ਉਹਨਾਂ ਤੋਂ ਵੀ ਵੱਡੇ ਬਣੇ ਹੋਏ ਹਾਂ, ਕਿ 
ਇਹ ਤਾਂ ਗਲਤ ਸੀ। ਉਸ ਵੇਲੇ ਕਿਹੜਾ ਸੁਰਮਾ ਸੀ 
ਜਿਹੜਾ ਅੰਗਰੇਜ਼ਾਂ ਅੱਗੇ ਖੜਾ ਹੋ _ਜਾਂਦਾ। ਇਹਨਾਂ ਨੇ 
ਸਿੱਖੀ ਦੇ ਪਤਨ ਨੂੰ ਰੋਕਿਆ, ਪੁਰੀ ਵਾਹ ਲਾਈ। ਗਿਣਤੀ 
ਹੋਈ ਤਾਂ 13,46,000 ਸਿੱਖਾਂ ਦੀ ਗਿਣਤੀ ਹੋਈ ਬਰ 
੬ ਨ ਅਤਿ 

ਰਿ 
ਸਾਲ ਦੀ ਔਸਤ 6 ਲੱਖ ਦੀ ਹੋਈ। ਇਸ ਔਸਤ ਦੇ ਨਾਲ 
ਸਿੱਖ ਹੁਣ ਦੋ ਸਾਲ ਹੋਰ ਰਹਿਣਗੇ । ਇਹਨਾਂ ਦੀਆਂ 
ਤਸਵੀਰਾਂ ਲੈ ਕੇ, ਬੁੱਤਤਰਾਸ਼ ਬੁਲਾ ਕੇ ਬੁੱਤ ਬਣਾ ਲਓ 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00੧ 


ਤੇ ਇਹਨਾਂ ਨੂੰ ਅਜਾਇਬ ਘਰ ਵਿਚ ਰਖ ਦਓ। ਇਤਿਹਾਸ 

ਲਿਖ ਦਿਓ ਕਿ ਇਕ ਕੌਮ ਐਥੇ ਹੁੰਦੀ ਸੀ। ਉਹਨੇ 
ਉਹ ਹੁਣ ਖਤਮ ਹੋ ਗਈ। ਪਰ ਨਾਲ 
ਕਿ ਇਹਨਾਂ ਦੇ ਵਿਚੋਂ 4,31000 ਸਿੱਖ 


ਰਘ 


ਕੁਛ ਵੀ ਕਿਸੇ ਨੂੰ ਯਾਦ ਨਹੀਂ, ਕਿੰਨੀਆਂ ਉਹਨਾਂ 
ਨੇ ਤਕਲੀਫਾਂ ਕਟੀਆਂ, ਕਿਸ ਤਰ੍ਹਾਂ ਨਾਲ ਸੈਭਾਲਿਆ, 
ਕਿਵੇਂ ਜਾ-ਜਾ ਦਿਲਾਸਾ ਦਿੰਦੇ ਸੀ, ਰਾਤਾਂ ਨੂੰ ਫਿਰਨਾ। 
ਆਪਣੇ ਪਿਛੋਂ ਉਤਰਅਧਿਕਾਰੀ ਬਾਬਾ ਰਾਮ ਸਿੰਘ ਜੀ 
ਬਿਰਾਜਤ ਹੋਏ, ਉਹਨਾਂ ਨੂੰ ਹੁਕਮ ਹੋ ਗਿਆ ਕਿ ਇਕ 
ਰਾਤ ਤੋ ਵਧ ਕਿਤੇ ਨਹੀਂ ਠਹਿਰਨਾ। ਇਕ ਰਾਤ ਠਹਿਰਣਾ 
ਹੈ ਦੂਜੇ ਦਿਨ ਚਲੇ ਜਾਣਾ ਹੈ ਕਿਉਂਕਿ ਅੰਗਰੇਜ਼ਾਂ ਨੇ ਸਿੱਖੀ 
ਦਾ ਪ੍ਰਚਾਰ ਨਹੀਂ ਕਰਨ ਦੇਣਾ । ਉਹਨਾਂ ਤੋਂ ਬਾਅਦ ਬਾਬਾ 


< ੨੨. 


ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਹੋਏ। 
ਸੋ ਸੇਵਾ ਜਿਹੜੀ ਹੈ, ਕਿੰਨੀ ਵੱਡੀ ਨਿਸ਼ਕਾਮ ਸੇਵਾ 
ਕਰੀ। ਸੋ ਇਸਨੂੰ ਸੇਵਾ ਕਹਿੰਦੇ ਹਨ। ਜਿਹਦੇ ਵਿਚ - 
ਮਾਨ ਅਭਿਮਾਨ ਮੰਧੋਂ ਸੋ ਸੇਵਕੁ ਨਾਗੰ॥ ਪੰਨਾਂ - 57 
ਕਹਿੰਦੇ, ਜਿਹੜਾ ਸੇਵਾ ਕਰਕੇ ਮਾਣ ਕਰਦਾ ਹੈ ਉਹ 


ਵਿਚ ਆ ਗਈ, ਜਿਉਂਦੀ ਹੋ ਗਈ। ਬਾਬਾ ਜੀ ਪਾਸ 
ਬਹੁਤ ਸਾਰੀ ਸੈਗਤ ਇਕੱਠੀ ਹੋ ਕੇ ਆਈ। ਅੱਗੇ ਆ ਕੇ 


੧3।10181151631)60£11131.੮0।੧) 


ਨਮਸ਼ਕਾਰ ਕਰੀ। ਨਮਸ਼ਕਾਰ ਕਰਕੇ, ਬਾਬਾ ਜੀ ਨੇ ਪੁਛਿਆ, 
ਪਹਿਲਾ ਸਵਾਲ ਕੀਤਾ ਕਿ ਮਾਤਾ, ਇਹ ਦੱਸ ਤੇਰੇ ਨਾਲ 
ਕੀ ਵਰਤੀ । 


ਕਹਿੰਦੀ, “ਬਾਬਾ ਜੀ! ਜਦ ਮੈਂ ਸਰੀਰ ਛਡਿਆ ਦੋ 
ਬਦੇ ਲੈਣ ਵਾਸਤੇ ਆਏ ਹੋਏ ਸੀ। ਉਹਨਾਂ ਨੇ ਮੈਨੂੰ ਕਿਹਾ 
ਕੁਛ ਨਹੀਂ। ਬੜੇ ਪਿਆਰ ਸਤਿਕਾਰ ਨਾਲ ਮੈਨੂੰ ਲੈ ਗਏ। 
ਜਦ ਧਰਮਰਾਜ ਦੇ ਗਈ, ਉਥੇ ਚਿੱਤਰ ਗੁਪਤ ਨੂੰ ਕਿਹਾ 
ਕਿ ਇਹਦਾ ਹਿਸਾਬ ਕਿਤਾਬ ਕੱਢੋ ।” ਉਹਨਾਂ ਨੇ ਕਿਹਾ ਕਿ 
ਸਾਨੂੰ ਤਾਂ ਨਾਮ ਹੀ ਨਹੀਂ ਲਭਦਾ । 

ਮੈਨੂੰ ਇਉੱ' ਲਗਿਆ ਜਿਵੇਂ ਧਰਮਰਾਜ ਹੈਰਾਨ ਹੋ 
ਗਏ ਹੁੰਦੇ, ਕਹਿੰਦੇ, “ਜਲਦੀ ਦੇਖੋ ।” 

ਅਖੀਰ ਉਹਨੇ_ਵੀ ਅੰਤਰ ਧਿਆਨ ਹੋਕੇ ਦੇਖਿਆ, 


ਬਾਬਾ ਜੀ ਕਹਿਣ ਲੱਗੇ, “ਕਿਉਂ ਸਾਧਸੈਗਤ ਜੀ! ਤੁਹਾਨੂੰ 
ਗੁਰੂ ਦੀ ਬਾਣੀ ਤੇ ਭਰੋਸਾ ਆਇਆ।” 

ਸਾਰੇ ਨੀਵੀਆਂ ਪਾ ਗਏ। ਕਿਸੇ ਦੇ ਖਿਆਲ ਨਾ 
ਆਵੇ ਕਿ ਬਾਬਾ ਜੀ! ਕੀ ਕਹਿਣਾ ਚਾਹੁੰਦੇ ਹਨ। 


< €€ 


ਕਹਿਣ ਲੱਗੇ, “ਪਾਤਸ਼ਾਹ! ਆਪ ਗੱਲ ਖੋਲ ਕੇ ਦਸੋ, ਸਾਨੂੰ 
ਪਤਾ ਨਹੀਂ ਲਗਿਆ!” 
ਕਹਿੰਦੇ, “ਗੁਰੂ ਮਹਾਰਾਜ ਨੇ ਇਸ ਤਰ੍ਹਾਂ ਨਾਲ ਫੁਰਮਾਨ 
ਕੀਤਾ ਹੈ - 
ਹਾਰਨਾ - ਧਰਮਰਾਜਾ ਵੀ ਕਰੇਗਾ ਸ਼ੇਵਾ 
ਸਾਧੂਆਂ ਦੇ ਸੰਗੀਆਂ ਦੀ -2, 2. 
ਮੈਰੇਂ ਪਿਆਰੇ, ਸਾਧੂਆਂ ਦੇ ਸੰਗੀਆਂ ਦੀ -2, 2. 


ਧਰਮਰਾਜਾ ਵੀ. ਕਰੇਗਾ ਸੋਵਾ,........... -2 
ਸ਼ਾਹਸੀੰਗਿ ਧਰਮ ਰਗਇ ਕਰੇ ਸੇਵਾ ॥ 
ਸ਼ਾਧ ਕੰ ਸੰਗਿ ਸੋਭਾ ਸ਼ਰਦੇਵਾ / ਪੰਨਾ - 277 


ਕਹਿੰਦੇ, ਦੇਖੋ ਸਾਧ ਸੈਗਤ ਜੀ! ਬੀਬੀ ਲੰਗਰ ਦੇ ਅੰਦਰ 
ਸੇਵਾ ਕਰਦੀ ਹੈ ਤੇ ਸ਼ੋਭਾ ਕਿਥੇ ਹੋਈ, ਧਰਮਰਾਜਾ ਵੀ 
ਸੇਵਾ ਕਰਦਾ ਫਿਰਦਾ ਹੈ । 

ਕਹਿਣ ਲੱਗੇ, “ਮਾਤਾ! ਫੇਰ ਕੀ ਹੋਇਆ ?” 

ਕਹਿੰਦੀ, “ਉਹ ਕਹਿਣ ਲੱਗੇ, ਇਹਦਾ ਤਾਂ ਸਾਡੇ ਕੋਲ ਨਾਮ 
ਨਹੀਂ, ਗਲਤੀ ਨਾਲ ਲੈ ਆਏ, ਇਹਦਾ ਨਾਂ ਗੁਰੂ ਨਾਨਕ 


%। 53੧0੫ 18£[। 5।੧੬। .। ੬00) 


ਦੀ ਦਰਗਾਹ ਵਿਚ ਹੈ, ਇਹ ਗੁਰੂ ਨਾਨਕ ਦੀ ਬਣੀ ਹੋਈ 
ਹੈ। ਮੇਰੇ ਕੋਲ ਤਾਂ ਅਕਾਲ ਪੁਰਖ ਦੇ ਹੁਕਮ ਦੇ ਮੁਤਾਬਿਕ 
ਸਿਰਫ ਪਾਪ ਕਰਨ ਵਾਲੇ ਤੇ ਪੁਨ ਕਰਨ ਵਾਲੇ ਆਉਂਦੇ 
ਹਨ। 
ਧਰਮ ਰਾਇ ਨੌ ਹਕਮ' ਹੈ ਬਹਿ ਸ਼ਚਾ ਧਰ` ਛੰਚਾ/ਰਿ ॥ 
ਦੂਜੈ ਭਾਇ ਦੁਸਟ ਆਤਮਾ ਓਹੁ ਤੋਂਗੀ ਸ਼ਰਕਾਰ 
ਪੰਨਾ - 38 
ਜਿਹੜੇ ਫਲ ਮੰਗਦੇ ਨੇ, ਬੁਰਿਆਈ ਦਾ ਫਲ ਮੈਂ 
ਭੁਗਤਾਉਂਦਾ ਹਾਂ, ਜਿਹੜੇ ਨੇਕ ਕੈਮ ਕਰਕੇ ਪੁੰਨ ਦਾਨ ਕਰਕੇ 
ਦਰਗਾਹ ਵਿਚ ਬਦਲਾ ਮੰਗਦੇ ਨੇ, ਉਹ ਮੇਰੇ ਕੋਲ ਆਉਂਦੇ 
ਨੇ, ਤਕੜੀ ਤੇ ਉਹਨਾਂ ਦਾ ਨਿਆ ਹੁੰਦਾ ਹੈ ਕਿ ਕਿੰਨਾ 
ਕੁ ਚਿਰ ਸਵਰਗ ਦੇਣਾ ਹੈ, ਕਿਹੜਾ ਸਵਰਗ ਦੇਣਾ ਹੈ। 
ਕਿਉਂਕਿ 15,16 ਸਵਰਗ ਹਨ, ਜਿੰਨੇ ਪੁੰਨ ਜ਼ਿਆਦਾ 
ਓਨੀ ਕੁ ਉਸਦਾ ਉਸ ਮੰਡਲ ਅੰਦਰ ਦਾਖਲਾ ਹੋਇਆ 
ਕਰਦਾ ਹੈ। ਸੋ ਮੇਰੇ ਕੋਲ ਤਾਂ ਜੋ - 
ਪੁੰਨ ਦਾਨੁ ਜੋ ਘੰਜਦੇ ਸ਼ਭ ਧਰਮ ਰਾਇ ਕੰ` ਜਾਈ ॥ 
ਪੰਨਾ - 7474 
ਇਹ ਗੁਰੁ ਨਾਨਕ ਦੇਵ ਦੀ ਬਾਣੀ ਹੈ। ਕਹਿਣ 
ਲੱਗੀ, “ਮਹਾਰਾਜ! ਹੁਣ ਮੈਨੂੰ ਵਾਪਸ ਭੇਜ ਦਿਓ। ਗੁਰ 
ਨਾਨਕ ਦੀ ਦਰਗਾਹ ਦੀ ਝਾਤੀ ਤਾਂ ਲਗਵਾ ਦਿਓ। 
ਕਹਿਣ ਲੱਗੀ, ਜਦ ਮੈਂ ਗੁਰੂ ਨਾਨਕ ਦੀ ਦਰਗਾਹ ਵਿਚ 
ਗਈ ਤਾਂ ਉਹ ਕਹਿੰਦੇ, “ਬੀਬੀ ਤੇਰੇ ਤਾਂ ਅਜੇ 7-8 ਸਾਲ 
ਬਾਕੀ ਰਹਿੰਦੇ ਹਨ, ਤੂੰ ਕਿਥੇ ਆ ਗਈ। ਅਜੇ ਜਾਓ, ਹੋਰ 
ਸੇਵਾ ਕਰੋ ਜਾ ਕੇ।” 
ਸੋ ਇਸ ਤਰ੍ਹਾਂ ਨਾਲ ਸੇਵਾ ਥਾਂ ਪੈਂਦੀ ਹੈ। ਜਿਹੜਾ 
ਸੇਵਾ ਸਹੀ ਤਰੀਕੇ ਨਾਲ ਕਰਦਾ ਹੈ। 


ਜਿਸ਼ ਦੀ ਸੇਵਾ ਕੀਤੀ ਫਿਰਿ ਲੱਖਾ ਮੰਗੀਐ 
ਸ਼ਾ ਸੇਵਾ ਅਉਂਥੀ` ਹੋਈ / ਪੰਨਾ - 306 


ਕਹਿੰਦੇ, ਜੇ ਸੇਵਾ ਕਰਨੀ ਹੈ - 

ਨਾਨਕ ਸ਼ੋਵਾ ਕਰਹ ਹਗਭਿ ਗੁਰ ਸਫ਼ਲ ਦਰਸਨ ਕੀ 

ਫਿਰਿ ਲੇਖਾ ਮੰਗੈ ਨ ਕੋਇ ਪੰਨਾ - 306 

ਫੇਰ ਕੋਈ ਲੇਖਾ ਨਹੀਂ ਮੰਗਦਾ। ਐਸੀਆਂ ਉਚ 
ਭਾਵਨਾ ਵਾਲਾ ਗੁਰਸਿਖ ਸੀ, ਜਿਸ ਦਾ ਨਾਮ ਜੱਗਾ 
ਸਿੰਘ ਸੀ। ਗੁਰੂ ਦਸਵੇਂ ਪਾਤਸ਼ਾਹ ਜੀ ਦੀ ਹਜ਼ੂਰੀ ਵਿਚ 
ਰਹਿ ਕੇ ਸੇਵਾ ਕਰਦਾ ਸੀ। ਹੱਥਾਂ ਪੈਰਾਂ ਨਾਲ ਸੇਵਾ ਕਰਦਾ 
ਸੀ, ਹਰ ਵਕਤ ਉਹਦੀ ਬਿਰਤੀ ਦਿਬ ਦ੍ਰਿਸ਼ਟ ਪ੍ਰਾਪਤ ਹੋ 
ਕੇ ਗੁਰੁ ਨੂੰ ਪਰਮੇਸ਼ਰ ਰੁਪ ਵਿਚ ਦੇਖਦਾ ਸੀ। ਉਹ ਇਹ 
ਨਹੀਂ ਦੇਖਦਾ ਪੰਜ ਤੱਤਾਂ ਦਾ ਸ਼ਰੀਰ ਹੈ, ਕਿਉਂਕਿ ਗੁਰੂ 
ਮਹਾਰਾਜ ਦਾ ਫੁਰਮਾਨ ਹੈ - 

ਸਦ ਵਿਰੋਲਿ ਸਗ੍ਰੰਰ ਹਮ ਦੇਖਿਆ ਇਕ ਵਸਤ ਅਨੂਪ ਦਿਖਾਈ 


“ਆਤਮ ਮਾਰਗ”, ਨਵੰਬਰ, 2003 


੧3।10181151631)60£11131.੮0।੧) 


ਗੁਰ ਗੋਵਿੰਦੁ ਗੋਵਿੰਦ ਗੁਰ ਹੈ ਨਾਨਕ ਭੇਦੁ ਨ ਭਾਈ/ _ 


ਪੰਨਾ - 442 
ਉਸਦੀ ਐਨੀ ਦ੍ਰਿਸ਼ਟੀ ਖੁੱਲੀ ਕਿ ਹਰ ਵਕਤ ਗੁਰੂ 
ਦੇ ਦਰਸ਼ਨ ਕਰਦਾ ਸੀ। ਹਰ ਵਕਤ ਬ੍ਰਹਮ ਦ੍ਰਿਸ਼ਟੀ ਵਿਚ 
ਰਹਿੰਦਾ ਸੀ ਕਿਉਂਕਿ ਬ੍ਰਹਮ ਦ੍ਰਿਸ਼ਟੀ ਹੀ ਦਿਬਯ ਦ੍ਰਿਸ਼ਟੀ 
ਹੈ, ਜਿਹੜੀ ਸਾਡੀ ਦ੍ਰਿਸ਼ਟੀ ਹੈ ਇਹ ਅੰਨ੍ਹਿਆ ਦੀ ਦ੍ਰਿਸ਼ਟੀ 
ਹੈ। ਸਾਨੂੰ ਸਤ ਨਜ਼ਰ ਨਹੀਂ ਆਉਂਦਾ, ਜੋ ਸਾਡੇ ਕੋਲ ਅੰਦਰ 
ਬਾਹਰ ਭਰਪੂਰ ਹੈ । 
ਸ਼ੋ ਅੰਤਰਿ ਸੋ ਬਾਹਰਿ ਅਨੰਤ / 
ਘਟਿ ਘਟਿ ਬਿਆਪਿ ਗਹਿਆ' ਭਗਵੰਤ॥ ਪੰਨਾ - 2੭3 
ਸਾਨੂੰ ਗੁਰੂ ਦੇ ਦੱਸਣ ਦੇ ਬਾਵਜੂਦ ਵੀ ਨਿਹਚਾ ਨਹੀਂ 
ਆਉਂਦਾ। ਇਸ ਗੱਲ ਉਤੇ, ਸਭ ਤੋ ਵੱਡੀ ਸਮੱਸਿਆ ਇਹ 
ਹੈ ਕਿ ਅਸੀਂ ਗੁਰੂ ਦੇ ਬਚਨ ਨੂੰ ਨਹੀਂ ਮੰਨਦੇ। ਲੜਾਈ 
ਕਰਾਂਗੇ, ਬੰਦੇ ਨੂੰ ਮਾਰ ਦਵਾਂਗੇ, ਜੇ ਤੈਂ' ਗੁਰੂ ਦੀ ਗੱਲ ਵੀ 
ਕਰੀ। ਹੋਰ ਪਾਪ ਸਿਰ ਤੇ ਲੈ ਲਵਾਂਗੇ, ਲੇਕਿਨ ਗੁਰੂ ਦਾ 
ਬਚਨ ਨਹੀਂ ਮਨਣਾ, ਬਚਨ ਨਾ ਮੰਨਣਾ ਸਭ ਤੋਂ ਵੱਡੀ 
ਬੇ-ਅਦਬੀ ਹੈ। ਗੁਰੂ ਨੇ ਸਿੱਖ ਨੂੰ ਤਾਂ ਲੋਘਾਉਣੈ ਜੇ ਸਿੱਖ 
ਗੁਰੂ ਦਾ ਬਚਨ ਮੰਨ ਲਵੇ। ਜੇ ਬਚਨ ਤੇ ਵੀਚਾਰ ਕਰੇ। 
ਸ਼ਤਿਗੁਰ ਨੇ ਸਭੂ` ਕੇ ਵੇਖਦਾ ਜੋਤਾ ਜਗਤੁ` ਸੰਸਾਰ / 
ਡਿਠੰ ਮੁਕਤਿ ਨ ਹੋਵਈ ਚਰ ਸ਼ਬਦਿ ਨ ਕਰੇ ਵੀਚਾਰ / 
ਪੰਨਾ - 594 
ਜਿੰਨਾ ਚਿਰ ਸ਼ਬਦ ਦੀ ਵੀਚਾਰ ਹਿਰਦੇ ਵਿਚ ਨਹੀਂ 
ਵਸਦੀ, ਗੁਰੂ ਦੇ ਦਰਸ਼ਨ ਦਾ ਫਲ ਤਾਂ ਹੋ ਜਾਂਦਾ ਹੈ, ਪਰ 
ਮੁਕਤੀ ਨਹੀਂ ਹੁੰਦੀ। ਫਲ ਮਿਲ ਜਾਏਗਾ, ਲੇਕਿਨ ਮੁਕਤੀ 
ਪਾਪਤ ਨਹੀਂ ਹੁੰਦੀ ਕਿਉਂਕਿ ਸ਼ਬਦ ਦੀ ਵਿਚਾਰ ਨਹੀਂ 
ਕਰੀ। ਸੋ ਇਹ ਗੱਲ ਸਮਝਦੇ ਨਹੀਂ ਹਨ। 
ਭਾਈ ਜੱਗਾ ਸਿੰਘ ਨੂੰ ਤੱਤ ਦਾ ਪਤਾ ਲਗ ਗਿਆ 
ਸੀ। ਬੈਦਗੀ ਕਰਦੇ ਕਰਦੇ ਚਿਤ ਨਿਰਮਲ ਹੋ ਗਿਆ। ਗੁਰੂ 
ਦਾ ਧਿਆਨ ਧਰਦੇ ਧਰਦੇ ਤ੍ਰਿਕੁਟੀ ਟੁੱਟ ਗਈ। 
ਤ੍ਰਿਕਣੀ ਛੂਟੈ ਦਸ਼ਵਾ ਦਰ ਖੁਲ ਤਾ ਮਨੁ ਘੰਵਾ ਭਾਈ॥ 


ਪੰਨਾ - 2123 
ਮਨ ਸ਼ਾਂਤ ਹੋ ਗਿਆ। ਸਹਜ ਸਮਾਧ ਲਗ ਗਈ। 
ਸ਼ਹਜ ਸਮਾਹਿ ਲਗੀ ਲਿਵ ਅੰਤਰਿ 
ਸੋ ਗੁ ਸੋਈ ਜਾਣੈ ਜੀਉ ॥ ਪੰਨਾਂ - 706 


ਅੱਖਾਂ ਮੀਚ ਕੇ ਵੀ ਲਗਦੀ ਹੈ, ਖੁੱਲ੍ਹੀਆਂ ਅੱਖਾਂ ਨਾਲ 
ਵੀ ਲਗਦੀ ਹੈ, ਕਾਰੋਬਾਰ ਕਰਦੇ ਦੀ ਵੀ ਲਗੀ ਰਹਿੰਦੀ 
ਹੈ, ਤੁਰਦੇ-ਫਿਰਦੇ ਦੀ ਲਗੀ ਰਹਿੰਦੀ ਹੈ, ਜਾਗਦੇ ਦੀ 
ਲਗੀ ਰਹਿੰਦੀ ਹੈ। ਦੁਨੀਆਂ ਜਾਣਦੀ ਨਹੀਂ ਕਿ ਫਕਰ ਸੁੱਤੇ 
ਹਨ ਕਿ ਜਾਗਦੇ ਹਨ। 

ਸੋ ਐਸੀ ਅਵਸਥਾ ਉਹ ਗੁਰਸਿਖ ਨੂੰ ਗੁਰੂ ਦੀ ਸੇਵਾ 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00) 


ਇਕ ਵਾਰੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ 
ਕੋਲੋਂ ਪੁਛਿਆ ਕਿ ਸੱਚੇ ਪਾਤਸ਼ਾਹ! ਜੋ ਸੈਸਾਰ ਦੀਆਂ 
ਵਾਸ਼ਨਾਵਾਂ ਹਨ, ਰਹਿਣ ਸਹਿਣ ਹੈ, ਲਹਿਰਾਂ ਹਨ। ਇਹ 
ਅੱਗ ਦੀ ਤਰ੍ਹਾਂ ਸਾਡੇ ਅੰਦਰ ਚਲਦੀਆਂ ਰਹਿੰਦੀਆਂ ਹਨ। 
ਅਸੀਂ ਨਾਮ ਵੀ ਜਪਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਕਾਰਨ 
ਕੀ ਹੈ? ਸਾਡਾ ਮੰਨ ਸ਼ਾਂਤ ਕਿਉਂ ਨਹੀਂ ਹੁੰਦਾ। ਮਹਾਰਾਜ 
ਜੀ ਨੇ ਸਹਿ ਸੁਭਾਅ ਕਹਿ ਦਿੱਤਾ। ਕਹਿੰਦੇ, “ਭਾਈ! ਤੁਸੀਂ 
ਚਾਰ ਚਾਰ ਵਿਆਹ ਹੋਰ ਕਰਵਾ ਲਓ ।” 


ਸੈਗਤ ਬੜੀ ਦੂਰ ਦੂਰ ਤੋਂ ਆਈ ਸੀ, ਬਚਨ ਮੰਨਦੇ 
ਤਾਂ ਵੀ ਔਖਾ, ਨਾ ਮੰਨਦੇ ਤਾਂ ਔਖਾ। ਗੱਲ ਸਮਝ ਵਿਚ 
ਨਹੀਂ ਆਈ। ਜਥੇਦਾਰ ਨੂੰ ਬੇਨਤੀ ਕਰੀ ਕਿ ਮਹਾਰਾਜ ! 
ਸਮਝ ਨਹੀਂ ਆਈ ਕਿ ਅਸੀਂ ਪਹਿਲਾਂ ਇਕ ਇਕ ਵਿਆਹ 
ਤੋਂ ਹੀ ਤੋਗ ਹਾਂ। ਜੇ ਚਾਰ ਚਾਰ ਹੋ ਗਏ ਸਾਡਾ ਤਾਂ ਘਰ 
ਵਿਚ ਹੀ ਮਹਾਂਭਾਰਤ ਬਣ ਜਾਵੇਗਾ। ਸਰਿਆਂ ਨੇ ਇਕੱਠੇ 
ਹੋ ਕੇ ਬੇਨਤੀ ਕਰੀ ਕਿ ਮਹਾਰਾਜ! ਵਿਆਹ ਤਾਂ ਇਕ 
ਇਕ ਬਹੁਤ ਹੈ। ਇਹ ਵੀ ਅਸੀਂ ਸਮਝਦੇ ਹਾਂ ਕਿ ਨਾ ਹੁੰਦਾ 
ਤਾਂ ਚੰਗਾ ਸੀ। ਪਰ ਤੁਸੀਂ ਤਾਂ ਹੁਣ ਹੁਕਮ ਦੇ ਦਿਤਾ ਕਿ 
ਚਾਰ ਚਾਰ ਹੋਰ ਕਰਵਾਓ । 

ਕਹਿੰਦੇ, “ਪਿਆਰਿਓ! ਅਸੀਂ ਸਰੀਰ ਦੇ ਵਿਆਹ ਨੂੰ 


੧3।10181151631)60£11131.੮0।੧) 


ਦੂਸਰੀ ਬਿਰਤੀ ਹੈ ਮੈਤਰੀ। ਜਿਹੜੇ ਤੁਹਾਡੇ ਬਰਾਬਰ 


ਦਿੱਤੀ ਹੋਈ ਦਾਤ ਨਾਲ ਵੱਧੇ ਹਨ, ਉਹਦੀ ਪ੍ਰਸੈਸਾ ਕਰੋ । 
ਉਹਨੂੰ ਮੁਦਤਾ ਬਿਰਤੀ ਕਹਿੰਦੇ ਹਨ । 

ਜਿਹੜੇ ਤੁਹਾਡੇ ਨਾਲ ਈਰਖਾ ਕਰਦੇ ਹਨ, ਉਹਨਾਂ 
ਨੰ ਪੇਖਿਆ ਬਿਰਤੀ ਨਾਲ ਦੁਰ ਕਰ ਦਿਓ। ਹੌਲੀ ਹੌਲੀ 
ਪਾਸੇ ਹਟ ਜਾਓ। ਜੇ ਰੋਜ਼ ਮਿਲਦੇ ਹੋ ਸੱਤੀ ਦਿਨ ਮਿਲਣ 
ਲਗ ਜਾਓ, ਸੱਤਾਂ ਦਿਨਾਂ ਤੋਂ ਬਾਅਦ 15 ਦਿਨੀ, ਫੇਰ 
ਮਹੀਨਾ, ਫੇਰ ਹੌਲੀ ਹੌਲੀ ਸਾਰੀਆਂ ਚੀਜ਼ਾਂ ਨੂੰ ਭੁੱਲ ਜਾਓ। 

ਸੋ ਕਹਿੰਦੇ, ਇਹਦੇ ਨਾਲ ਜਿਹੜੀ ਈਰਖਾ ਹੈ ਉਹਦਾ 
ਇਲਾਜ ਹੋ ਜਾਇਆ ਕਰਦਾ ਹੈ। ਨਹੀਂ ਤਾਂ ਈਰਖਾ ਦਾ 
ਰੋਗ ਐਸਾ ਹੈ ਕਿ ਆਪ ਦਾ ਨੁਕਸਾਨ ਵੀ ਕਰ ਲੈਂਦਾ ਹੈ 


ਨੂੰ ਉਹ ਘਟ ਦਿੰਦਾ ਹੈ, ਕਿਸੇ ਨੂੰ ਵੱਧ ਦਿੰਦਾ ਹੈ। ਉਹਦੇ 
ਵਿਚ ਕਿਉਂ - 
ਅਹਿਰਖ ਵਾਦੁ ਨ ਗੀਜੈ ਰੇ ਮਨ/ 
ਸ਼ਕ੍ਿਤ ਕਰਿ ਕਰਿ ਲੀਜੈ ਰੇ ਮਨ# ਪੰਨਾ - 475 
ਈਰਖਾ ਨਾ ਕਰ, ਇਹ ਤਾਂ ਵਾਹਿਗੁਰੂ ਦੀਆਂ ਦਾਤਾ 


ਇਕਨਾ ਨੂੰ ੫ਲੰਘ ਨਵਾਰ` ਦੋ,................ -2 
ਕਾਹੂ ਦੀਨੋ ਪਾਟ ਪਟੰਬਰ ਕਾਹੂ` ਪਲਘ ਨਿਵਾਰਾ॥ 
ਕਾਹੂ ਗਗੀ ਗੌਦਗੀੰ ਨਾਗੰ ਕਾਹ ਖਾਨ ਪਰਾਰਾ॥ 
ਪੰਨਾ - 479 


ਕਹਿਣ ਲੱਗੇ, ਇਹ ਤਾਂ ਪਰਮੇਸ਼ਰ ਦੀਆਂ ਪ੍ਰਾਲਬਧ 
ਦੇ ਹਿਸਾਬ ਨਾਲ ਦਿੱਤੀਆਂ ਹੋਈਆਂ ਦਾਤਾਂ ਹੁੰਦੀਆਂ ਹਨ। 
ਦਾਤੇ ਦੀ ਦਿੱਤੀ ਹੋਈ ਦਾਤ ਨਾਲ ਪਿਆਰਿਓ ਕੀ ਈਰਖਾ 
ਕਰਨੀ ਹੈ । 
ਅਹਿਰਖ' ਵਾਦੁ ਨ ਗੀਜੈ ਰੇ ਮਨ/ 
ਸ਼ਕ੍ਰਿਤ ਕਰਿ ਕਰਿ ਲੀਜੈ ਰੇ ਮਨ॥ 
ਕੁਮ੍ਾਰੈ ਏਕਾ ਜ਼ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ ॥ 
ਕਾਹੂ ਆਹ ਮੌਤੀਂ ਮੁਕਤਾਹਲ ਕਾਹੂ ਭਿਆ/ਿ ਲਗਾਈ ॥ 
ਪੰਨਾ - 479 
ਸੋ ਇਹ ਇਸ ਤਰ੍ਹਾਂ ਨਾਲ ਦੂਰ ਹੋਇਆ ਕਰਦੀ ਹੈ। 
ਮਹਾਰਾਜ ਕਹਿੰਦੇ - 


%। 53੧0੫ 18£[। 5।੧੬। .। ੬00) 


ਏਕਸ਼` ਸ਼ਿਉਂ ਜਾ ਕਾ ਮਨੁ ਰਾਤਾ॥ ਪੰਨਾ - 185 

ਜਿਹੜਾ ਵਾਹਿਗੁਰੂ ਦੇ ਪਿਆਰ ਵਿਚ ਮਨ ਰੱਤਿਆ 
ਗਿਆ, ਪਿਆਰ ਵਿਚ ਭਿੱਜ ਗਿਆ। ਉਹ ਕੀ ਹੁੰਦਾ ਹੈ - 

ਵਿਸ਼ਗੀੰ ਤਿਸੈ ਪਰਾਈ ਤਾਤਾ / ਪੰਨਾ - 389 

ਉਹ ਰੀਦੀ ਚੀਜ਼ ਨੂੰ ਮੁੜ ਕੇ ਅੰਦਰ ਨਹੀਂ ਆਉਣ 
ਦਿੰਦਾ। 

ਬਿਨੁ ਗੋਭਿੰਦ ਨ ਦੀਸੈ ਕੋਈੀ॥ 

ਕਰਨ ਕਰਾਵਨ ਕਰਤਾ ਸੋਈ ॥ ਪੰਨਾ - 789 

ਜਿਹੜਾ ਵਾਹਿਗੁਰੁ ਦੀ ਸਾਰਾ ਰੁਪ ਦੇਖਦਾ ਹੈ। ਉਹਦੇ 
ਅੰਦਰ ਈਰਖਾ ਕਿਥੋ ਆ ਜਾਏਗੀ। 


ਮਨਹਿ ਕਮਾਵੈ ਮਾਖਿ ਹਰਿ ਗਰਭ ਬੋਲੋ / 
ਸੋ ਜਨ ਇਤ ਉਤ ਕਤਾਹਿ ਨ ਡੋਲੇ 4 


ਬਿਸ਼ਰ ਗਈ ਸਭ ਤਾਤਿ ਪਰਾਈ ॥ 

ਜਬ ਤੇ ਸਾਧਸੰਗਤਿ ਮੋਹਿ ਪਾਈ ॥ 

ਨਾ ਕੋ ਬੈਠ ਨਹੀ ,ਥਿਗਾਨਾ 

ਸ਼ਗਲ ਸੰਗਿ ਹਮ ਕਉ ਬਨਿ ਆਈ॥ ਪੰਨਾਂ - 7299 

ਸੋ ਇਸ ਤਰ੍ਹਾਂ ਐਸੀ ਬਿਰਤੀ ਉਸ ਗੁਰਸਿਖ ਦੀ ਸੀ 
ਭਾਈ ਜੱਗਾ ਸਿੰਘ ਦੀ। ਉਸਨੂੰ ਹਰ ਵਕਤ ਭਲਾ ਬੁਰਾ 
ਕਹਿੰਦੇ। ਗਾਲਾਂ ਤੱਕ ਵੀ ਦਿੰਦੇ। ਐਸਾ ਵੀ ਹੈ ਕਿ ਉਸਨੁੰ 
ਧੱਕੇ ਵੀ ਮਾਰਦੇ, ਬਹੁਤ ਗੁਰੂ ਦਾ ਸਿੱਖ ਬਣਿਆ ਫਿਰਦੈ। 
ਬਹੁਤ ਕੌੜੇ ਬੋਲ ਬੋਲਦੇ ਹਨ, ਤੇਰੇ ਵਰਗੇ ਐਥੇ ਬੇਅੰਤ 
ਆਏ, ਤੇਰਾ ਵੀ ਹਾਲ ਓਹੀ ਹੋਣੈ, ਪਤਾ ਲਗੇਗਾ ਜਦੋਂ 
ਐਥੋਂ ਨਿਕਲੇਂਗਾ। ਉਹਨੇ ਹੱਥ ਬੈਨ ਛੱਡਣੇ ਨਾ ਬੁਰਾ 
ਕਹਿਣਾ, ਨਾ ਭਲਾ ਕਹਿਣਾ। 

ਕਹਿੰਦਾ, “ਪਿਆਰਿਓ! ਗੁਰ ਦੀ ਬਖਸ਼ਿਸ਼ ਹੈ, ਜਿਨਾ 
ਚਿਰ ਹੈ, ਓਨਾ ਚਿਰ ਸੇਵਾ ਲੈ ਰਹੇ ਹਨ!” 

ਉਹ ਈਰਖਾ ਵੱਸ ਆਏ ਹੋਏ, ਐਸੀਆਂ ਗੱਲਾਂ 
ਬੋਲਣੀਆਂ ਜਿਹੜੀਆਂ ਸਹਿਣੀਆਂ ਅਖੀਆਂ ਹੋ ਜਾਣੀਆਂ। 

ਇਕ ਦਿਨ ਦੇਖਿਆ, ਗੁਰੂ ਮਹਾਰਾਜ ਬਿਰਾਜੇ ਹੋਏ 
ਹਨ, ਲੇਕਿਨ ਮਹਾਰਾਜ ਨੇ ਵੈਸੇ ਹੀ ਅੱਖਾਂ ਬੈਦ ਕਰੀਆਂ 
ਹੋਈਆਂ ਸੀ ਤੇ ਤਾਨ੍ਹੋ -ਮੇਹਣੇ ਵਾਲੀਆਂ ਗੱਲਾਂ ਇਸਨੂੰ 
ਕਹੀਆਂ ਤੇ ਇਹ ਹੱਥ ਬੈਠੀ ਕਹਿ ਦਿਆ ਕਰੇ ਕਿ 
ਪਿਆਰਿਓ! ਮੈ' ਤਾਂ ਹੈ ਹੀ ਐਸਾ, ਗੁਰੂ ਮਹਾਰਾਜ ਨੇ ਇਸ 
ਗੱਲ ਲਿਆ, ਕਹਿਣ ਲੱਗੇ , “ਦੇਖੋ ! ਪਹਿਲਾਂ ਤਾਂ ਸਿੱਖ ਨੰ 
ਫਿਕਾ ਬੋਲਣਾ ਮਨ੍ਹਾ ਹੈ। ਇਹ ਐਨਾ ਫਿਕਾ ਬੋਲੇ, ਬੋਲੇ ਵੀ 
ਸਾਡੇ ਨੇੜੇ ।” 

ਮਹਾਰਾਜ ਸਭ ਕੁਝ ਜਾਣਦੇ ਸੀ। ਇਹ ਵੀ ਜਾਣਦੇ 
ਸੀ ਕਿ ਇਸਨੂੰ ਧੱਕੇ ਮਾਰਦੇ ਹਨ, ਐਥੋਂ ਤੱਕ ਕਿ ਥੱਪੜ 
ਵੀ ਮਾਰਦੇ ਹਨ। ਇਹ ਗੁਰਸਿਖ ਕੁਛ ਨਹੀਂ ਕਹਿੰਦਾ, ਹੱਥ 


ਪੰਨਾ - 189 


“ਆਤਮ ਮਾਰਗ”, ਨਵੰਬਰ, 2003 


੧3।10181151631)62£11131.੮0।੧) 


ਬੰਨ੍ਹ ਦਿੰਦਾ ਹੈ, ਮੈਂ, ਭੁਲਣਹਾਰ ਹਾਂ, ਤੁਸੀਂ ਮੈਨੂੰ ਸੇਧ ਦੇ 
ਰਹੇ ਹੋ, ਸੋਧਦੇ ਰਹੇ ਹੋ ਮੈਨੂੰ ਤਾਂ ਕਿ ਮੈਂ ਭੁੱਲਾਂ ਕੱਢ ਦਵਾਂ। 

ਫਿਕਾ ਬੋਲਦੇ ਨੇ, ਮਹਾਰਾਜ ਕਹਿੰਦੇ, ਜਿਹੜਾ ਫਿਕਾ 
ਬੋਲਦਾ ਹੈ ਉਹ ਦਰਗਾਹ ਵਿਚ ਧੱਕਿਆ ਜਾਂਦਾ ਹੈ। 


ਸੋ ਮਹਾਰਾਜ ਨੇ ਭਾਈ ਜੱਗਾ ਸਿੰਘ ਨੂੰ ਬੁਲਾਇਆ, 
ਕਹਿੰਦੇ, ਭਾਈ ਜੱਗਾ ਸਿੰਘ ਇਹਨਾਂ ਨੇ ਕੀ ਕਿਹਾ ਸੀ ? 
ਇਹ ਬੜੇ ਫਿਕੇ ਅੱਖਰ ਬੋਲੇ, ਅਸੀਂ ਜਾਗਦੇ ਸੀ।” 

ਕਹਿੰਦਾ, “ਸੱਚੇ ਪਾਤਸ਼ਾਹ ! ਤੁਸੀਂ ਸਭ ਕੁਝ ਜਾਣਦੇ 
ਹੋ। ਮੈਨੂੰ ਤਾਂ ਕੁਛ ਨਹੀਂ ਕਿਹਾ, ਇਹ ਮੇਰੇ ਵੱਡੇ ਭਰਾ ਹਨ 
ਤੇ ਵੱਡੇ ਭਰਾ ਮਤ ਦਿੰਦੇ ਹੀ ਹੁੰਦੇ ਹਨ। ਜੇ ਛੋਟਾ ਗਲਤੀ 
ਕਰੇ, ਮਾਰਦੇ ਵੀ ਹਨ, ਕੋੜੇ ਅੱਖਰ ਵੀ ਬੋਲਦੇ ਹਨ। 
ਪਾਤਸ਼ਾਹ! ਮੈਨੂੰ ਕੋਈ ਫਰਕ ਨਹੀਂ, ਆਪ ਇਹਨਾਂ ਉਤੇ 
ਵਿ ਗਿਰ ਗਿਰਦ 


ਤੇ 

ਦੇ। ਦੂਸਰੇ ਨੂੰ ਕਿਹਾ, ਤੂੰ ਆ ਢੇਗੀ ਵਿਚੋਂ ਭਲਾ ਚੁੱਕ ਕੇ 
ਪਾ ਦੇ, ਤੀਸਰੇ ਨੂੰ ਕਿਹਾ, ਆਹ ਰੋੜੀ ਪਾ ਦੇ, ਪੱਥਰ ਪਾ 
ਦੇ। ਉਸ ਤੋਂ ਬਾਅਦ ਮਹਾਰਾਜ। ਪਹਿਰ ਭਰ ਬਚਨੁ ਕਰਦੇ 


ਕਹਿੰਦਾ, “ਨਾ ਮਹਾਰਾਜ! ਉਹ ਤਾਂ ਪਾਣੀ ਦਾ ਰੁਪ ਬਣ 
ਗਿਆ।? ੍‌ 


ਦੂਸਰੇ ਨੇ ਡਲਾ ਕੱਢਿਆ। 


੩, 


ਮਹਾਰਾਜ ਕਹਿੰਦੇ, “ਐਥੇ ਧੁੱਪੇ ਰਖਦੇ ।” 
ਉਸ ਤੋਂ ਬਾਅਦ ਤੀਸਰੇ ਨੇ ਪੱਥਰ ਕਢਿਆ। 
ਕਹਿੰਦੇ, ਕਿਉਂ ਪੱਥਰ ਵਾਲੇ ਪ੍ਰੇਮੀਆ! ਪੱਥਰ ਗਿੱਲਾ 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00੧ 


ਹੈ ਕਿ ਸੁੱਕਾ ਹੈ। ਕਹਿੰਦਾ, “ਮਹਾਰਾਜ! ਗਿੱਲਾ ਸੀ, ਹਵਾ 
ਲਗੀ ਸੁੱਕਾ ਹੋ ਗਿਆ।” 
ਥੋੜ੍ਹੀ ਦੇਰ ਬਾਅਦ ਡਲੋ ਵਾਲੇ ਨੂੰ ਕਿਹਾ, ਕਹਿੰਦੇ, 
“ਤੇਰੇ ਡਲੇ ਦਾ ਕੀ ਹਾਲ ਹੈ ?” 
ਕਹਿੰਦਾ, “ਮਹਾਰਾਜ ! ਪਹਿਲਾਂ ਤਾਂ ਗਾਰਾ ਸੀ, ਹੁਣ 
ਤਾਂ ਆਠਰ ਗਿਆ, ਜੇ ਹੋਰ ਧੁੱਪ ਲਗ ਗਈ, ਉਸ ਤੋੱ 
ਵੀ ਕਰੜਾ ਡਲਾ ਬਣ ਜਾਣਾ ਹੈ।” 
ਸਾਰੀ ਸੈਗਤ ਨੇ ਗੱਲ ਵਿਚ ਪੱਲਾ ਪਾ ਕੇ ਮਹਾਰਾਜ 
ਜੀ ਨੂੰ ਪੁਛਿਆ, “ਸੱਚੇ ਪਾਤਸ਼ਾਹ! ਅਸੀਂ ਆਪ ਦੇ ਕੋਤਕ 
ਨੂੰ ਸਮਝ ਨਹੀਂ ਸਕੇ। 
ਮਹਾਰਾਜ ਕਹਿੰਦੇ, “ਪਿਆਰਿਆ! ਅਸੀਂ ਤੁਹਾਨੂੰ ਦੋ 
ਗੱਲਾਂ ਪ੍ਰਤੱਖ ਰੂਪ ਵਿਚ ਦਿਖਾਈਆਂ। ਸਾਡੇ ਕੋਲ ਆ ਕੇ 
ਸਿੱਖੀ ਧਾਰਨ ਕਰਦੇ ਨੇ ਤੇ ਸਾਡੇ ਸਿੱਖ ਅਖਵਾਉਂਦੇ ਨੇ। 
ਗੁਰੂ ਵਾਲੇ ਕਹਾਉਂਦੇ ਹਨ, ਪਰ ਉਹਨਾਂ ਦੀ ਹਾਲਤ ਹੋਰ 
ਹੈ। ਇਕ ਉਹ ਨੇ ਜਿਹੜੇ ਸਚਮੁੱਚ ਸਿੱਖੀ ਧਾਰਨ ਕਰਦੇ ਨੇ। 
ਉਹਨਾਂ ਦੀ ਹਾਲਤ ਹੋਰ ਹੈ। ਜਿਹੜੇ ਗੁਰੂ ਨੂੰ ਪਰਮੇਸ਼ਰ ਦਾ 
ਜਾਣ ਕੇ ਸਿੱਖੀ ਧਾਰਨ ਕਰਦੇ ਹਨ ਤੇ ਉਹਦੇ ਇਕ ਇਕ 
ਬਚਨ ਦੀ ਕਮਾਈ ਕਰਦੇ ਹਨ। ਉਹਨਾਂ ਦੇ ਉੱਤੇ ਗੁਰਾਂ ਦੀ 
ਰੈਗਤ ਚੜ ਜਾਂਦੀ ਹੈ। 
ਧਾਰਨਾ - ਚੰਦਨ ਬਣ ਜਾਂਦੇ ਨੇ, 
ਚੰਦਨ ਦੇ ਨੌੜੋ ਗਹਿ ਕੈ -2, 2. 
ਕਬੀਰ ਚੰਦਨ ਕਾ ਬਿਰਵਾ ਭਲਾ ਬੇੜ੍ਰਓ ਢਾਕ ਪਲਾਸ / 
ਓਇ ਗੀ ਚੰਦਨੁ ਹੋਇ ਰਹੋ ਬਸੇ ਜ਼ ਚੰਦਨ ਪਾਸਿ ॥ 
ਪੰਨਾ - 1366 
ਕਹਿੰਦੇ, ਐਸੇ ਜੋ ਗੁਰਸਿਖ ਉਹਨਾਂ ਤੇ ਬਾਣੀ ਦਾ 
ਅਸਰ ਹੁੰਦਾ ਹੈ। ਵਿਕਾਰਾਂ ਨੂੰ ਛੱਡ ਦਿੰਦੇ ਹਨ, ਆਪਣੇ 
ਸੁਭਾਅ ਨੂੰ ਛੱਡ ਦਿੰਦੇ ਹਨ। ਗੁਰੂ ਦਾ ਸੁਭਾਅ ਧਾਰਨ 
ਕਰਕੇ, ਜਿਸ ਤਰ੍ਹਾਂ ਸਾਰੀਆਂ ਚੀਜ਼ਾਂ ਚੋਦਨ ਦੇ ਨੇੜੇ ਰਹਿ 
ਕੇ ਵਾਸ਼ਨਾਵਾਂ ਭਰ ਜਾਂਦੀਆਂ ਹਨ। ਐਸੇ ਤਰ੍ਹਾਂ ਨਾਲ ਉਹ 
ਜਿਹੜਾ ਗੁਰਸਿਖ ਹੈ, ਸ਼ਰਧਾ ਭਗਤੀ ਵਾਲਾ, ਪਿਆਰ 
ਵਾਲਾ, ਉਹ ਗੁਰੂ ਦਾ ਗੁਣ ਗ੍ਰਹਿਣ ਕਰਕੇ, ਉਹਦਾ ਰੂਪ 
ਬਣ ਜਾਂਦਾ ਹੈ। 
ਖਾਲਸਾ ਮੇਰੋਂ ਰੂਪ ਹੈ ਖਾਸ਼॥ 
ਖਾਲਸੇ ਮਹਿ ਹੈਂ ਕਰ ਨਿਵਾਸ਼॥ (ਸਰਬ ਲੋਹ ਗ੍ਰੰਥ 'ਚੋਂ? 
ਆਤਮ ਰਸ ਜਿਹ ਜਾਨਗੀ, ਸੋ ਹੈ ਖਾਲਸ਼ ਦੇਵ 
ਪ੍ਰਭਾ ਮਹਿ, ਮੈ ਆਹ, ਤਾਸ਼ ਮਹਿ, ਰੰਚਕ ਨਾਹਨ ਭੇਵ ॥ 
(ਸ਼ਰਬ` ਲੋਹ ਗ੍ਰੰਥ 'ਚੋਂ? 
ਇਕ ਉਹ ਨੇ ਜਿਹੜੇ ਗੁਰੂ ਉਤੇ ਗਿਣਤੀ ਰਖਦੇ 
ਹਨ। ਉਹਦੀ ਕਿਰਿਆ ਨੂੰ ਦੇਖਦੇ ਹਨ ਤੇ ਉਸਨੂੰ ਮਨੁੱਖ 


੧3।101181151631)60£11131.੮0।੧) 


ਰੂਪ ਕਰਕੇ ਜਾਣਦੇ ਹਨ ਜਾਂ ਉਤਮ ਰੂਪ ਕਰਕੇ ਜਾਣਦੇ 
ਹਨ। ਲੇਕਿਨ ਪਰਮੇਸ਼ਰ ਰੂਪ ਕਰਕੇ ਨਹੀਂ ਜਾਣਦੇ । 
ਕਹਿਣ ਲੱਗੇ, ਉਹ ਆਪਣਾ ਸੁਭਾਅ ਨਹੀਂ ਬਦਲਦੇ , 
ਆਪਣੀ ਬਿਰਤੀ ਨਹੀਂ ਬਦਲਦੇ । ਉਹਨਾਂ ਵਿਚ ਕੋਈ 
ਪਰਿਵਰਤਨ ਨਹੀਂ ਹੋਇਆ ਕਰਦਾ ਤੇ ਆਪਣੇ ਅਭਿਮਾਨ 
ਵਿਚ ਰਹਿ ਕੇ ਕੋਈ ਵੀ ਤਰੱਕੀ ਨਹੀਂ ਕਰਿਆ ਕਰਦੇ । 
ਧਾਰਨਾ - ਬਾਂਸ ਗਹਿ ਗਿਆ ਸੁਗੰਗੀੰਓ' ਖਾਲੀ, 
ਨੰੜੋ ਗੰਹ ਕੇ ਚੰਦਨ ਦੇ -2, 2. 
ਕਘੀਰ ਬਾਂਸ਼ ਬਡਾਈ ਲੂਡਿਆ /ਇਓ ਮਤ ਡੂਬਹੁ ਕੋਇ / 
ਚੰਦਨ ਕੰ ਨਿਕਟੇ ਬਸੈ ਥਾਸ਼ ਸੁਗੰਧ ਨ ਹੋਇ/ 
ਪੰਨਾ - 1366 
ਕਹਿਣ ਲੱਗੇ, ਦੂਜੇ ਉਹ ਨੇ ਜੋ ਗੁਰੂ ਦੇ ਨੇੜੇ ਰਹਿੰਦੇ 
ਨੇ। ਮਨ ਦੇ ਵਿਚ ਅਭਿਮਾਨ ਹੈ ਆਪਣੀ ਸਿੱਖੀ ਦਾ, 
ਆਪਣੀ ਕਰਨੀ ਦਾ। ਕਹਿੰਦੇ, ਪਿਆਰਿਓ! ਉਹਦੇ ਉਤੇ ਨਾ 
ਗੁਰੂ ਦੀ ਬਾਣੀ ਦਾ ਅਸਰ ਹੋਵੇ, ਨਾ ਗੁਰੂ ਦੇ ਜੀਵਨ ਦਾ 
ਅਸਰ ਹੋਵੇ। ਜਿਵੇਂ - 
ਕਾਬੌਰ ਬਾਸ ਬਡਾਈ ਬੂਡਿਆ ।ਇਓਂ ਮਤ ਡੂਬਹੁ ਕੋਇ / 
ਚੰਦਨ ਕੰ ਨਿਕਟੇ ਥਸੈ ਬਾਂਸ ਸ਼ਗੰਧ ਨ ਹੋਇ॥ 
ਪੰਨਾ - 1366 
ਕਹਿੰਦੇ, ਇਸ ਤਰ੍ਹਾਂ ਨਾਲ ਉਹ ਜਿਹੜਾ ਸਿੱਖ ਹੈ, ਉਹ 
ਆਹ ਪੱਥਰ ਵਰਗਾ ਹੁੰਦਾ ਹੈ। 
ਕਹਿੰਦੇ, “ਮਹਾਰਾਜ! ਸਿੱਖੀ ਵਿਚ ਵੀ ਕੋਈ ਭੇਦ ਹੈ ?” 
ਮਹਾਰਾਜ ਕਹਿੰਦੇ, “ਹਾਂ ਪਿਆਰਿਓ ! ਇਹ ਸ਼ਰਧਾ ਦੇ 
ਹਿਸਾਬ ਨਾਲ ਹੈ। ਇਕ ਪੂਰੀ ਸ਼ਰਧਾ ਸਾਵਧਾਨਤਾ ਨਾਲ 
ਆਉਂਦੇ ਹਨ। ਇਕ ਐਵੇਂ ਆ ਜਾਂਦੇ ਹਨ। ਦੋਵਾਂ ਵਿਚ 
ਫਰਕ ਰਹਿ ਜਾਂਦਾ ਹੈ। ਗੁਰੂ ਦਾ ਦੋਸ਼ ਨਹੀਂ ਹੈ। ਗੁਰੂ 
ਅੰਮ੍ਰਿਤ ਦੀ ਵਰਸ਼ਾ ਕਰਦਾ ਹੈ। ਇਕਨਾ ਨੇ ਜੋ ਆਪਣਾ 
ਬਰਤਨ ਹੈ, ਉਹ ਉਥੋਂ ਵਾਂਝੇ ਕਰਕੇ, ਉਥੇ ਰਖ ਦਿੱਤਾ, ਜਿਥੇ 
ਅੰਮ੍ਰਿਤ ਵਰਸ਼ਾ ਦੀ ਇਕ ਬੁੰਦ ਵੀ ਉਹਦੇ ਵਿਚ ਨਾ ਜਾਵੇ। 
ਇਕਨਾ ਨੇ ਸਨਮੁਖ ਰਖ ਦਿੱਤਾ। ਜੋ ਹਿਰਦੇ ਨੂੰ ਸਨਮੁਖ 
ਰਖਦੇ ਹਨ। ਉਹਦੇ ਵਿਚ ਨਾਮ ਅੰਮ੍ਰਿਤ ਭਰ ਜਾਂਦਾ ਹੈ। 


ਜਿਹੜੇ ਗੁਰੂ ਤੇ ਗਿਣਤੀ ਕਰਦੇ ਹਨ। ਗੁਰੂ ਮਨੁੱਖ 
ਜਾਣਕੇ ਸੇਵਾ ਕਰਦੇ ਹਨ। ਕਹਿੰਦੇ, ਉਹਨਾਂ ਤੇ ਕੋਈ ਅਸਰ 
ਨਹੀਂ ਹੋਇਆ ਕਰਦਾ। 

ਕਹਿਣ ਲੱਗੇ, “ਮੋਟੇ ਅੱਖਰਾਂ ਵਿਚ ਸਿੱਖੀ ਪੰਜ ਪ੍ਰਕਾਰ 
ਦੀ ਹੈ। ਪਹਿਲੀ ਹੈ - ਦੇਖਾ ਦੇਖੀ, ਸਿੱਖੀ ਧੜਾ-ਧੜ ਬਣ 
ਰਹੇ ਹਨ। ਮੈਂ ਵੀ ਬਣ ਜਾਵਾਂ, ਮੈਂ ਵੀ ਬਣ ਜਾਵਾਂ, ਪਤਾ 
ਹੈ ਨਹੀਂ ਮੈਂ ਕਿਉਂ ਬਣਦਾ ਹਾਂ, ਇਹਦਾ ਕੀ ਲਾਭ ਹੋਏਗਾ। 
ਮੇਰੇ ਸਾਮ੍ਹਣੇ ਕੋਈ ਮਕਸਦ ਹੈ ਕਿ ਨਹੀਂ ਹੈ, ਕੋਈ ਗੱਲ 
ਨਹੀਂ ਹੈ। ਐਵੇਂ ਦੇਖਾ ਦੇਖੀ ਦੀ ਸਿੱਖੀ ਕੋਈ ਅਸਰ ਨਹੀਂ, 


%। 53੧0੫ 18£[। 5।੧੬। .। ੬00) 


11 


ਥੋੜੀ ਜਿਹੀ ਦੇਰ ਬਾਅਦ ਗਿਰ ਜਾਂਦੇ ਹਨ। ਮਨਮੁਖ ਹੋ 
ਜਾਂਦੇ ਹਨ। ਜਿਥੋਂ ਗੁਰੂ ਨੇ ਕੱਢੇ ਉਥੇ ਹੀ ਜਾ ਕੇ ਗਿਰ 
ਜਾਂਦੇ ਹਨ। 

ਦੁਸਰੀ ਹੁੰਦੀ ਹੈ, ਧੈਧੇ ਦੀ, ਕੋਈ ਦੁਕਾਨ ਹੈ। ਸਾਰਾ 
ਪਿੰਡ ਸਿੱਖਾਂ ਦਾ ਬਣ ਗਿਆ। ਉਹ ਕਹਿੰਦਾ, ਮੇਰਾ ਧੈਧਾ 
ਤਾਂ ਚਲੇਗਾ ਜੇ ਮੈਂ ਵੀ ਇਹਨਾਂ ਵਰਗਾ ਹੋ`ਜਾਵਾਂ। ਉਹ 
ਆ ਕੇ ਸਿੱਖੀ ਧਾਰਨ ਕਰ ਲੈਂਦੇ ਹਨ। ਕਾਰੋਬਾਰ ਵਾਸਤੇ 


ਜਾਵੇ। ਐਸੀਆਂ ਚੀਜ਼ਾਂ ਮਨ ਵਿਚ ਲੈ ਕੇ ਧੰਧਿਆਂ ਨੂੰ ਲੈ 
ਕੇ, ਸਿੱਖੀ ਧਾਰਨ ਕਰਦੇ ਹਨ। 

ਤੀਸਰੀ ਸਿੱਖੀ ਹੈ ਹਿਰਸ ਦੀ, ਹਿਰਸ ਦੀ ਹੋਇਆ 
ਕਰਦੀ ਹੈ ਕਿ ਇਹ ਸਾਰੇ ਸਿੱਖ ਹਨ। ਮੈਂ ਵੀ ਸਿੱਖ ਬਣ 
ਜਾਵਾਂ। ਮਨ ਵਿਚ ਹੁੰਦਾ ਹੈ ਕਿ ਮੇਰੀ ਇਜ਼ਤ ਹੋਏਗੀ। 
ਕਹਿੰਦੇ, ਇਹ ਮਤਲਬ ਨਾਲ ਸਿੱਖ ਬਣਦੇ ਹਨ। ਇਹ 
ਤਿੰਨਾਂ ਨੂੰ ਬਰੈਕਟ ਕਰ ਦਿਓ। ਇਹ ਬਾਂਸ ਵਰਗੇ ਹੋਇਆ 
ਕਰਦੇ ਹਨ। ਇਹਨਾਂ ਤੇ ਅਸਰ ਨਹੀਂ ਹੋਇਆ ਕਰਦਾ 
ਕਿਉਂਕਿ ਇਹ ਸਾਫ ਮਨ ਤੋ ਨਹੀਂ ਆਏ ਗੁਰੂ ਕੋਲ। ਇਕ 
ਸਿਦਕ ਧਾਰਕੇ ਆਉਂਦੇ ਹਨ ਕਿ ਗੁਰੂ ਦਾ ਹੀ ਤਨ ਹੈ, 
ਗੁਰੂ ਦਾ ਹੀ ਮਨ ਹੈ, ਗੁਰੂ ਦਾ ਧੈਨ ਹੈ, ਫੇਰ ਉਹਦੇ ਤੇ 
ਡਟ ਜਾਂਦੇ ਹਨ। 


ਇਕ ਆਉਂਦੇ ਹਨ ਭਾਵਨੀ ਦੇ ਨਾਲ, ਗੁਰੂ ਤੇ ਪਰਮੇਸ਼ਰ 
ਵਿਚ ਕੋਈ ਫਰਕ ਨਹੀਂ ਉਹਨਾਂ ਦੀ ਦ੍ਰਿਸ਼ਟੀ ਖੁੱਲ ਜਾਂਦੀ ਹੈ। 
ਉਹਨਾਂ ਨੂੰ ਬ੍ਹਮ ਗਿਆਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, 
ਗੁਰੂ ਤੋਂ । ਜੋ ਗੁਰੂ ਦੇ ਕੋਲ ਉਤਮ ਚੀਜ਼ ਹੈ। 
ਸ਼ਤਿਗੁਰ ਸੇਵੈ ਲਗਿਆਂ ਕਢਿ ਰਤਨੁ ਦੇਵੈ ਪਰਗਾ/ਸ 4 
ਪੰਨਾਂ - 40 
ਬ੍ਰਹਮ ਗਿਆਨ ਰੂਪੀ ਜੋ ਰਤਨ ਉਹਨਾਂ ਕੋਲ ਹੈ। ਉਹ 
ਕੱਢ ਕੇ ਉਹਨਾਂ ਦੇ ਹਿਰਦੇ ਵਿਚ ਨਿਵਾਸ ਕਰਾ ਦਿੰਦੇ ਹਨ 
ਕਿਉਂਕਿ ਉਹ ਅਧਿਕਾਰੀ ਹੁੰਦੇ ਹਨ। ਜਦੋਂ ਹਿਰਦੇ ਵਿਚ 
ਨਿਵਾਸ ਹੋ ਗਿਆ ਉਹਨਾਂ ਦੀ ਅੱਖ ਖੁੱਲ ਗਈ ਤੇ ਉਹਨਾਂ 
ਦੀ ਦ੍ਰਿਸ਼ਟੀ ਬਦਲਕੇ ਇਸ ਤਰ੍ਹਾਂ ਅਨੁਭਵ ਕਰਦੀ ਹੈ। 
ਧਾਰਨਾ - ਰਾਮ ਬੋਲੇ ਰਾ# ਬੋਲੇ ਰਾਮ ਬੋਲਦੀ, 
ਸ਼ਾਗੀਆਂ ਘਟਾਂ ਦੇ ਵਿਚ ਰਾਮ ਬੌਲਦੈ-2, 4. 
ਸਭੈ ਘਟ ਰਾਮ ਬੋਲੈ ਰਾਮਾ ਬੋਲੈ ॥ 
ਰਾਮ ਬਿਨਾ ਕੋ ਬੋਲ ਰੇ॥ 
ਏਕਲ ਮਾਣੀ ਕੰਜਰ ਚੀਟੀ ਭਾਜਨ ਹੈ' ਬਹੁ ਨਾਨਾ ਰੇ॥ 
ਅਸ਼ਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰੂ: ਸਮਾਨਾ ਰੈ॥ 


“ਆਤਮ ਮਾਰਗ”, ਨਵੰਬਰ, 2003 


੧3।101181151631)62£11131.੮0।੧) 


ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸ਼ਾ ਰੇ/ 
ਪ੍ਰਣਵੈ ਨਾਆ' ਭਏ ਨਿਹਕਾਮਾ ਕੇ ਠਾਕੁਰ ਕੋ ਦਾਸਾ ਭੇ/ 
ਪੰਨਾਂ - 988 
ਕਹਿੰਦੇ , ਉਹਨਾਂ ਨੂੰ ਦ੍ਰਿਸ਼ਟੀ ਪ੍ਰਾਪਤ ਹੋ ਕੇ ਸਭ ਘਟ 
ਦੇ ਵਿਚ ਪਰਮੇਸ਼ਰ ਨਜ਼ਰ ਆਉਂਦਾ ਹੈ, ਤੇ ਬ੍ਰਹਮ ਗਿਆਨ 
ਦੀ ਦਾਤ ਪ੍ਰਾਪਤ ਕਰਕੇ ਉਹ ਗੁਰੂ ਦੇ ਨਿਜ ਸਰੂਪ ਪਰਮੇਸ਼ਰ 
ਰੂਪ ਵਿਚ ਲੀਨ ਹੋ ਜਾਂਦੇ ਹਨ। ਉਹ ਵਖਰੇ ਨਹੀਂ ਰਿਹਾ 
ਕਰਦੇ। 
ਸੋ ਇਸ ਤਰ੍ਹਾਂ ਭਾਈ! ਸਿੱਖੀ ਦਾ ਭੇਦ ਹੈ। ਇਕ ਸਿੱਖ 
ਤਾਂ ਡੱਡੂ ਦੀ ਬਿਰਤੀ ਵਾਲਾ ਹੈ ਤੇ ਇਕ ਸਿੱਖ ਜਿਹੜਾ 
ਹੈ ਉਹ ਦੂਸਰੀ ਬਿਰਤੀ ਵਾਲਾ ਹੈ। ਜਿਵੇਂ ਚਿਕੜ ਦੇ ਅੰਦਰ 
ਡੱਡੂ ਵੀ ਰਹਿੰਦਾ ਹੈ, ਜਾਲਾ ਵੀ ਹੈ। ਦੋ ਚੀਜ਼ਾਂ ਹਨ, ਉਹਦੇ 
ਵਿਚ ਕਮਲ ਫੁੱਲ ਹੈ। ਉਹ ਜਿਹੜਾ ਡੱਡੂ ਹੈ ਉਹ ਕਮਲ 
ਦੇ ਫੁੱਲ ਦੀ ਸਾਰ ਨਾ ਜਾਣਨ ਕਰਕੇ ਜਾਲਾ ਖਾਂਦਾ ਹੈ ਤੇ 
ਜਿਹੜਾ ਭਵਰਾ ਹੈ, ਦੂਰੋਂ ਆ ਕੇ ਵਾਸ਼ਨਾ ਲੈ ਜਾਂਦਾ ਹੈ। 
ਸੋ ਉਥੇ ਮਹਾਰਾਜ ਨੇ ਐਸਾ ਫੁਰਮਾਨ ਕਰਿਆ - 
ਧਾਰਨਾ - ਨਗੰਓ' ਜਾਣਦਾ, ਡੱਡੂ ਸਾਰ ਸੰਤਾਂ ਦੀ -2, 2. 
ਸ਼ਾਰ ਸੰਤਾਂ ਦੀ, ਡੱਡੂ` ਸ਼ਾਰ ਸੰਤਾਂ ਦੀ-2, 2. 


ਕਹਿਣ ਲੱਗੇ, ਜਲ ਦੇ ਅੰਦਰ ਦੋਏ ਚੀਜ਼ਾਂ ਹਨ, 
ਕਮਲ ਫੁੱਲ ਵੀ ਹੈ ਤੇ ਜਾਲਾ ਵੀ ਹੈ। ਜਿਹੜਾ ਡੱਡੁ ਹੈ 
ਉਹ ਕਮਲ ਫੁੱਲ ਨੂੰ ਤਾਂ ਜਾਣਦਾ ਨਹੀਂ, ਉਹਨੂੰ ਭਵਰੇ 
ਜਾਣਦੇ ਹਨ। ਦੂਰ ਤੋਂ ਆ ਕੇ ਸੁਗੰਧੀ ਵਾਸ਼ਨਾ ਲੈ ਜਾਂਦੇ 
ਹਨ। ਲੇਕਿਨ ਜਿਹੜਾ ਕੋਲ ਰਹਿਣ ਵਾਲਾ ਡੱਡੂ ਹੈ, ਉਹ 
ਜਾਲਾ ਹੀ ਖਾਂਦਾ ਹੈ। 

ਮਹਾਰਾਜ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ 
ਸ਼ਬਦ ਉਚਾਰਨ ਕੀਤਾ ਜੋ ਸਾਲਸਰਾਇ ਨੂੰ ਮਹਾਰਾਜ ਜੀ 
ਨੇ ਸੁਣਾਇਆ ਸੀ, ਉਹ ਸ਼ਬਦ ਵੱਲ ਧਿਆਨ ਦਵਾਇਆ 
ਕਿ - 

ਬਿਮਲ ਮਝਾਰਿ ਬਸ਼ਸ ਨਿਰਮਲ ਜਲ ਪਦਮਨਿ ਜਾਵਲ਼ ਰੈ / 

ਪੰਨਾ - 990 

ਫੁੱਲ ਵੀ ਵਸਦਾ ਹੈ, ਕੋਲ ਫੁੱਲ ਤੇ ਜਾਵਲ ਜਾਲਾ 
ਵੀ ਵਸਦਾ ਹੈ। ਜਿਹੜਾ ਪਾਣੀ ਹੈ, ਉਹ ਨਿਰਮਲ ਹੈ। 

ਪਦਮਨਿ ਜਾਵਲ ਜਲ ਗ ਸੰਗਤਿ ਸੰਗਿ ਦੇਖ ਨਹੰ` ਰੈ 

ਪੰਨਾ - 990 

ਕਉਲ ਫੁੱਲ ਦੀ ਜਿਹੜੀ ਸੈਗਤ ਹੈ ਉਹ ਵੀ ਪਾਣੀ 
ਨਾਲ ਹੈ, ਜਿਹੜਾ ਜਾਲਾ ਹੈ ਉਸ ਦੀ ਸੈਗਤ ਪਾਣੀ ਨਾਲ 
ਹੈ ਲੇਕਿਨ ਇਕ ਦੂਜੇ ਦਾ ਦੋਖ, ਉਹਨੇ ਕਮਲ ਫੁੱਲ ਤੋਂ 
ਕੋਈ ਅਸਰ ਨਹੀਂ ਲਇਆ। 


ਦਾਦਰ ਤੂ ਕਬਹਿ ਨ ਜਾਨ/ਸੈ ਰੇ॥ ਪੰਨਾ - 990 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00) 


ਪੰਨਾ - 990 
ਖਾਂਦਾ ਕੀ ਹੈ, ਜਾਲਾ, ਰਹਿੰਦਾ ਨਿਰਮਲ ਜਲ ਵਿਚ ਹੈ। 
ਮਸਲੀ ਅੰਮ੍ਰਿਤੁ ਨ ਲਖਸਿ ਰ/ ਪੰਨਾਂ - 990 


ਬਸ ਜਲ ਨਿਤ ਨ ਵਸ਼ਤ ਅਲੀਅਲ ਮੇਰ ਚਚਾ ਗੁਨ ਰ// 
ਪੰਨਾ - 990 
ਉਥੇ ਹੀ ਭਵਰਾ ਵਸਦਾ ਹੈ। ਭਵਰਾ ਆ ਕੇ ਉਹਦੇ 
ਗੁਣ ਦੀ ਚਰਚਾ ਕਰਦਾ ਹੈ। ਉਹ ਆ ਕੇ ਸੁਰੀਧੀ ਤੇ ਰੱਸ 
ਲੈ ਜਾਂਦਾ ਹੈ। 
ਚੰਦ ਕੁਮੁਦਨਾੰ ਦੂਰਹ  ਨਿਵਸਸਿ ਅਨਭਉ ਕਾਰਨਿ ਰੇ / 
ਪੰਨਾ - 950 
ਜਦੋਂ ਚੰਦਰਮਾ ਚੜ੍ਹਦਾ ਹੈ ਜਿਹੜੇ ਕੁਮੁਦਨੀ ਦੇ ਫੁੱਲ 
ਹਨ ਨੀਵੇਂ ਹੋ ਹੋ ਕੇ ਨਮਸ਼ਕਾਰਾਂ ਕਰਦੇ ਹਨ। ਉਸਨੂੰ 
ਅਨੁਭਵ ਕਰਦੇ ਹਨ। ਉਹ ਵਾਹਿਗੁਰੂ ਨੂੰ ਹਿਰਦੇ ਵਿਚ 
ਜਾਣਦੇ ਹਨ। ਵਾਹਿਗੁਰੂ ਦੇ ਪਿਆਰ ਵਾਲੇ ਪਿਆਰ ਵਿਚ 
ਜੀਉਂਦੇ ਹਨ । 
ਅੰਮ੍ਰਿਤ ਖੰਡ ਦੂਧਿ ਮਧ ਸੰਚਸਿ ਤੂ ਬਨ ਚਾਤੁਰ ਰੇ / 
ਪੰਨਾ - 950 
ਕਹਿੰਦੇ, ਅੰਮ੍ਰਿਤ ਖੰਡ ਤੇ ਦੁਧ ਇਹ ਜਿਹੜੇ ਸਾਰੇ ਰੱਸ 
ਨੇ ਤੂੰ ਇਹ ਨਹੀਂ ਚਖਦਾ ਤੇ ਜਿਵੇਂ ਦੁੱਧ ਹੈ, ਦੁੱਧ ਨੂੰ ਚਿੱਚੜ 
ਜਾਣਦਾ ਹੀ ਨਹੀਂ, ਕੀ ਹੁੰਦਾ ਹੈ। ਚਿੱਚੜ ਬਿਰਤੀ ਧਾਰਨ 
ਕਰਕੇ ਉਹਦਾ ਲਹੂ ਪੀਂਦਾ ਹੈ। ਜੋ ਗੁਰੂ ਦਾ ਉਪਦੇਸ਼ ਹੈ, 
ਉਸਨੂੰ ਹਿਰਦੇ ਵਿਚ ਧਾਰ ਲਿਆ। 
ਅਪਨਾ ਆਪੁ ਤੂ ਕਬ੍ਹ ਨ ਛੋਡਨਿ ਪਿਸਨ ਪ੍ਰੀਤਿ ਜਿਉਂ ਰੇ॥ 
ਪੰਨਾ - 950 
ਜਿਵੇਂ ਚਿੱਚੜ ਦੀ ਪ੍ਰੀਤ ਲਹੁ ਨਾਲ ਹੁੰਦੀ ਹੈ, ਦੁੱਧ 
ਕੋਲ ਹੀ ਹੁੰਦਾ ਹੈ ਥਣ ਵਿਚ, ਇਸੇ ਤਰ੍ਹਾਂ ਨਾਲ - 
ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ' ਸਾਸ ਸੁਨੋ 4 
ਪੰਨਾ - 990 
ਵੇਦ ਸਾਸ਼ਤਰਾਂ ਨੂੰ ਸੁਣਦਾ ਹੈ, ਵਿਦਵਾਨਾਂ ਕੋਲ 
ਰਹਿੰਦਾ ਹੈ। 
ਅਪਨਾ ਆਪੁ ਤੂ ਕਬ੍ਹ ਨ ਛੱਡਸਿ ਸਆਨ ਪੁਛਿ ਜਿਉਂ ਰੇ/ 
ਪੰਨਾ - 990 


੧3।10181151631)60£11131.੮0।੧) 


ਜਿਵੇਂ ਕੁੱਤੇ ਦੀ ਪੂਛ ਹੁੰਦੀ ਹੈ। ਕਿਸੇ ਨੇ ਕਿਹਾ ਮੈ 
ਸਿਧੀ ਕਰ ਦਵਾਂਗਾ। 12 ਸਾਲ ਨੱਲਕੀ ਵਿਚ ਪਾ ਰਖੀ। 
12 ਸਾਲ ਤੋਂ ਬਾਅਦ ਜਦ ਫੇਰ ਕੱਢੀ ਉਹ ਵਿੰਗੀ ਦੀ 
ਵਿੰਗੀ, ਕਹਿੰਦੇ ਐਂ ਸਿੱਖੀ ਧਾਰਨ ਕਰ ਲੈਂਦੇ ਹਨ। ਬਾਣੀ 
ਪੜ੍ਹਦੇ ਹਨ, ਸੇਵਾ ਕਰਦੇ ਹਨ, ਲੇਕਿਨ ਆਪਣਾ ਸੁਭਾਅ 
ਨਹੀਂ ਛੱਡਦੇ, ਉਹੀ ਮਨਮੁਖਤਾਈ ਮਨ ਵਿਚ ਰਖਦੇ ਹਨ। 
ਸੁਧਾਰਦੇ ਨਹੀਂ ਹਨ। 

ਇਕਿ ਪਾਥੰਡੀ ਨਾਮਿ ਨ ਰਾਜਹਿ ਇਕ` ਗਰਿ ਗਰਿ ਚਰਣੀ ਰੇ 

ਪੁਗਝਿ ਲਿਖਿਆ ਪਾਵਸਿ ਨਾਨਕ ਰਸਨਾ ਨ ਜਪਿ ਰੋ 


ਮਰਦਾ ਹੋਇ ਮੁਗੰਦ ਨ ਗਲੀ ਹੋਵਣਾ। 
ਭਾਈ' ਗੁਰਦਾਸ ਜੰ ਦੀ ਵਾਰ3/75 
ਗੁਲਾਮ ਬਣਨਾ ਪੈਂਦਾ ਹੈ। 
ਗੌਲਾ ਮੁਲ ਖਗੰਦੁ ਕਾਰੇ ਜੋਵਣਾ॥ 
ਭਾਈ ਗੁਰਦਾਸ ਜੀ _ਦੰ` ਵਾਰ3/78 
ਗੁਲਾਮ ਦਾ ਕੋਈ ਹਕ ਨਹੀਂ ਹੋਇਆ ਕਰਦਾ, ਨਾ 
ਗੁਲਾਮ ਕਦੇ ਮੰਗਦਾ ਹੈ ਕਿਉਂਕਿ ਉਹਦਾ ਹੱਕ ਹੀ ਨਹੀਂ ਹੈ। 
ਇਕ ਗੁਲਾਮ, ਅਫਗਾਨਿਸਤਾਨ ਦੇ ਬਾਦਸ਼ਾਹ ਨੇ 
ਖਰੀਦ ਲਿਆ। ਉਹਦੀ ਚਾਲ ਢਾਲ ਦੇਖਕੇ ਉਹਦੇ ਮਨ 
ਵਿਚ ਆਇਆ ਕਿ ਮੈਂ ਇਸਨੂੰ ਜੇਹੋ ਜਿਹਾ ਇਹ ਪਹਿਲਾਂ 
ਖਾਂਦਾ ਪੀਂਦਾ ਸੀ, ਉਹੇ ਜਿਹੇ ਹੀ ਇਸਨੂੰ ਦੇ ਦਵਾਂ। ਕਹਿਣ 
ਲੱਗੇ, ਉਹ ਗੁਲਾਮ ਨੂੰ ਮੇਰੇ ਹਾਜਰ ਕਰੋ। “ਗੁਲਾਮ ਆ 
ਗਿਆ।” 


%। 53੧0੫ 18£[। 5।੧੬। .। ੬00) 


ਕਹਿੰਦਾ, ਐ ਗੁਲਾਮ! ਅਸੀਂ ਤੇਰੇ ਤੋਂ ਕੁਛ ਗੱਲਾਂ 
ਪੁਛਣੀਆਂ ਹਨ, ਫੇਰ ਪ੍ਰਬੰਧ ਕਰਨਾ ਹੈ ਕਿਉਂਕਿ ਮੈਨੂੰ ਇਹ 
ਪਤਾ ਲਗਿਐ ਕਿ ਤੁੰ ਬੜਾ ਭਲਾ ਬੰਦਾ ਹੈਂ ਤੇ ਤੈਨ ਫੜ 
ਕੇ ਵੇਚ ਦਿਤਾ ਤੇ ਮੇਰਾ ਵੀ ਫਰਜ ਬਣਦਾ ਹੈ' ਤੈਨੂੰ ਪਛਣਾ 
ਤੇ ਤੇਨੂੰ ਕੋਈ ਸਹੂਲਤਾਂ ਦਵਾਂ। 


ਉਹ ਕਹਿਣ ਲਗਿਆ, ਹਜ਼ੂਰ ਮੈਂ ਗੁਲਾਮ ਹਾਂ, 
ਗੁਲਾਮ ਕੋਈ ਚੀਜ਼ ਮੰਗਿਆ ਨਹੀਂ ਕਰਦਾ ਕਿਉਂਕਿ 
ਉਹਦਾ ਕੋਈ ਹੱਕ ਨਹੀਂ ਹੁੰਦਾ। ਸਾਡਾ ਜੋ ਕੋਈ ਪਸ਼ੂ ਮੁਲ 
ਲਿਆਂਦਾ ਹੋਇਆ ਹੈ ਚਾਹੇ ਉਹਨੂੰ ਮਾਰਕੇ ਖਾ ਲਓ, ਚਾਹੇ 
ਭੁੱਖਾ ਮਾਰ ਦਓ, ਸਾਡੇ ਦੇਸ਼ ਵਿਚ ਤਾਂ ਕਨੂੰਨ ਹੀ ਨਹੀਂ 
ਉਹਦੀ ਰਾਖੀ ਦਾ। ਇੰਗਲੈਂਡ ਵਿਚ ਜੇ ਕੁੱਤੇ ਨੂੰ ਮਾਰ ਦਿਓ 
ਲੈਬੀ ਕੈਦ ਹੋ ਜਾਂਦੀ ਹੈ। ਘਰ ਦਾ ਕੁੱਤਾ ਜੇ ਗਲਤੀ ਨਾਲ 
ਮਰ ਜਾਵੇ, ਬਿੱਲੀ ਮਾਰ ਦਿਓ, ਜੇ ਰਖੀ ਹੋਈ, ਕੈਦ ਹੋ 
ਜਾਂਦੀ ਹੈ। ਉਹ ਸਰਕਾਰ ਧਿਆਨ ਰਖਦੀ ਹੈ ਉਹਦੇ ਉਤੇ । 

ਸਾਡਾ ਹਿਸਾਬ ਕਿਤਾਬ ਹੋਰ ਤਰ੍ਹਾਂ ਦਾ ਹੈ। 
ਵਿ 
ਉਹਨੂੰ ਪਾਣੀ ਪਿਲਾਓ, ਨਾ ਪਿਲਾਓ। ਭੁੱਖਾ 


ਹੋਇਆ ਹੈ। ਸੋ ਉਸ ਵੇਲੇ ਉਹ ਗੁਲਾਮ ਕਹਿਣ ਲੱਗਿਆ, 
“ਕਿ ਮਹਾਰਾਜ ਫੁਰਮਾਨ ਕਰੋ ।”? 
ਕਹਿਣ ਲੱਗਿਆ, ਹੇ ਗੁਲਾਮ! ਤੇਰਾ ਤੁਰਨਾ-ਫਿਰਨਾ, 


ਦੀ ਗੱਲ ਕਰਦਾ ਹੈ। ਤੇਰੇ ਬੋਲ ਵਿਚ ਕਿੰਨੀ ਮਿਠਾਸ ਹੈ, 
ਤੇਰੇ ਵਿਚ ਕਿੰਨੀ ਸਮਝਦਾਰੀ ਹੈ। ਤੌ ਮੈਨੂੰ ਇਕ ਗੱਲ ਦੱਸ 
ਤੇਰਾ ਨਾਮ ਕੀ ਹੈ। ਜੋ ਨਾਮ ਹੈ, ਅਸੀਂ ਤੈਨੂੰ ਉਸੇ ਨਾਮ 
ਨਾਮ ਬੁਲਾਈਏ। ਹੁਣ ਤਾਂ ਅਸੀਂ ਫਰਜ਼ੀ ਨਾਮ ਰਖ ਦਿੱਤੇ 
ਸੁਖਾਲੇ ਜਿਹੇ ਕੁੱਤਾ, ਬਿੱਲਾ ਜੋ ਮੁੰਹ ਚੜ੍ਹ ਜਾਵੇ ਕੋਈ ਕੁਛ 
ਕਹਿ ਦਿੰਦਾ ਹੈ, ਕੋਈ ਕਾਲੂ ਕਹਿ ਦਿੰਦਾ ਹੈ, ਕੋਈ ਕੁਛ 
ਹੋਰ ਕਹਿ ਦਿੰਦਾ ਹੈ। 


ਦੁਸਰੀ ਬਾਤ ਇਹ ਹੈ ਕਿ ਤੇਰੇ ਖਾਣ ਪੀਣ ਦੀਆਂ 
ਆਦਤਾਂ ਕੀ ਹਨ ? ਕਦੋਂ ਤੁੰ ਰੋਟੀ ਖਾਂਦਾ ਹੈ, ਸਵੇਰੇ ਸਵੇਰੇ 
ਕੀ ਖਾਂਦਾ ਹੈਂ, ਦੁਪਹਿਰੇ ਕੀ ਖਾਂਦਾ ਹੈ, ਤੀਜ ਪਹਰ ਕੀ 
ਪੀਂਦਾ ਹੈਂ ਤੇ ਰਾਤ ਨੂੰ ਕੀ ਖਾਂਦਾ ਹੈਂ। ਇਹ ਵੀ ਸਾਨੂੰ ਦੱਸ 
ਦੇ। ਉਸ ਤਰ੍ਹਾਂ ਦਾ ਅਸੀਂ ਇਤਜ਼ਾਮ ਕਰੀਏ । 

ਤੀਸਰੇ ਤੁੰ ਕੱਪੜੇ ਕਿਵੇਂ ਦੇ ਪਹਿਨਣਾ ਚਾਹੁੰਦਾ ਹੈਂ ? 
ਕਦੋਂ ਉਠਣਾ' ਚਾਹੁੰਦਾ ਹੈ 

ਕਹਿਣ ਲੱਗਿਆ, ਮਹਾਰਾਜ! ਇਹ ਚਾਰੋ ਗੱਲਾਂ ਦਾ 
ਜਵਾਬ ਇਕੋ ਹੈ। ਕਿਉਂਕਿ ਮੈਂ ਗੁਲਾਮ ਹਾਂ, ਮੇਰਾ ਕੋਈ 
ਹੱਕ ਨਹੀਂ ਬਣਦਾ ਕਿਸੇ ਚੀਜ਼ ਦਾ। ਜਿਹੜੇ ਨਾਮ ਨਾਲ 
ਤੁਸੀਂ ਬੁਲਾ ਲਓਗੇ ਮੈਂ ਉਸੇ ਨਾਲ ਬੋਲ ਲਿਆ ਕਰਨੈ 


“ਆਤਮ ਮਾਰਗ”, ਨਵੰਬਰ, 2003 


੧3।101181151631)60£11131.੮0।੧) 


ਕਿਉਂਕਿ ਮੇਰਾ ਨਾਮ ਉਸ ਵੇਲੇ ਸੀ, ਜਿਸ_ਵਕਤ ਮੈਂ 


ਦਓਂ, ਨਹੀਂ ਲੈਣਾ, ਮਾੜੀ ਦੇ ਦਓ। ਮੇਰਾ ਕੋਈ ਹੱਕ ਨਹੀਂ। 


ਪਹਿਨਣ ਨੂੰ ਜਿਹੜਾ ਤੁਹਾਡੀ ਅੱਖਾਂ ਨੂੰ ਚੰਗਾ 
ਲਗਦੈ, ਉਹ ਦੇ ਦਿਓ। ਚਾਹੇ ਪਾਟੇ ਹੋਏ ਕੱਪੜੇ ਪਹਿਨਾ 


ਚੌਥੀ ਬਾਤ ਹੈ ਜਦੋਂ ਕਹਿ ਦਓਗੇ, ਜਾ ਸੌਂ ਜਾ, ਮੈਂ 
ਸੌ ਜਾਵਾਂਗਾ। ਜਦੋਂ ਕਹਿ ਦਿਓਗੇ ਉਠ, ਉਸ ਵੇਲੇ ਮੈਂ ਉਠ 
ਜਾਣਾ ਹੈ। ਕਹਿੰਦਾ, ਇਸ ਕਰਕੇ ਮੇਰਾ ਹੱਕ ਕੋਈ ਨਹੀਂ 
ਕਿਉਂਕਿ ਮੈਂ ਤਾਂ ਗੁਲਾਮ ਹਾਂ। 

ਮਹਾਰਾਜ ਕਹਿੰਦੇ, ਪਿਆਰਿਓ ! ਸਿੱਖੀ ਵਿਚ ਜਦ 
ਤੱਕ ਗੁਲਾਮ ਨਹੀਂ ਬਣਦਾ। 

ਮਰਦਾ ਹੋਇ ਮੁਗੰਦ ਨ ਗਲੀ ਹੋੌਵਣਾ। 

ਸਾਬ੍ਰ ਸ਼ਿਦਕਿ ਸ਼ਨੰਦੁ ਭਰਮ ਭਉ ਖੌਵਣਾ / 

ਗੌਲਾ ਮੁਲ ਖਗੰਦੁ` ਕਾਰੇ ਜੌਵਣਾ/ 

ਭਾਈ' ਗੁਰਦਾਸ ਜੰ ਦੀ ਵਾਰ3/75 

ਉਨੀ ਦੇਰ ਤੱਕ ਗੁਰੂ ਨਾਲ ਸਾਂਝ ਨਹੀਂ ਪੈੱਦੀ 
ਕਿਉਂਕਿ ਉਹਦੇ ਵਿਚ 'ਮੈ? ਰਹਿ ਜਾਂਦੀ ਹੈ। ਸੋ ਇਸੇ ਕਰਕੇ 
ਗੁਰੂ ਨਾਨਕ ਪਾਤਸ਼ਾਹ ਨੇ ਐਸਾ ਉਚਾਰਨ ਕਰਿਆ ਹੈ। 


ਮੁਲ ਖਗੰਦੀ ਲਾਲਾ ਗੋਲਾ ਮੇਰਾ ਨਾਉਂ ਸ਼ਭਾਗਾ॥ 

ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ' ਲਾਗਾ। 
ਤੋਰੇ ਲਾਲੇ ਕਿਆ ਚਤੁਰਾਈ / 
ਸ਼ਾਹਿਬ ਕਾ ਹਕਮ ਨ ਕਰਣਾ ਜਾਈਂ ॥ 


ਜਦੋ' ਸਿੱਖ ਝਣ ਗਏ ਕਾਹਦੀ ਚਤੁਰਾਈ / 


ਪੰਨਾ - 997 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00੧ 


ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਰਿ॥ 
ਪੰਨਾਂ - 528 
ਕੋਈ ਚੀਜ਼ ਮਿਲਦੀ ਹੈ, ਨਹੀਂ ਮਿਲਦੀ। ਕੋਈ 
ਵਾਸ਼ਨਾ ਪੂਰੀ ਹੁੰਦੀ ਹੈ, ਨਹੀਂ ਹੁੰਦੀ, ਕੋਈ ਸ਼ਿਕਵਾ ਨਹੀਂ 
ਹੈ ਕਿ ਮੈਂ ਸੇਵਾ ਕਰਦਾ ਰਿਹਾ ਆਹ ਮੇਰਾ ਹਾਲ ਕੀ 
ਹੋਇਆ। ਮੇਰੇ ਨਾਲ ਇਹ ਚੀਜ਼ਾਂ ਕਿਉਂ ਵਰਤੀਆਂ ਇਹ 
ਤਾਂ ਗੁਰੂ ਨਾਲ ਸੋਦੇ ਹੋਇਆ ਕਰਦੇ ਹਨ। ਸਿੱਖੀ ਨਹੀਂ 
ਹੋਇਆ ਕਰਦੀ । ਸਿੱਖੀ ਤਾਂ ਹੁੰਦੀ ਹੈ - 
ਸਗਲੇ ਦੂਖ ਪਾਣਾ ਕਰਿ ਪੀਵਾਂ ਧਰਤੀ ਹਾਕ ਚਲਾਈ ॥ 
ਪੰਨਾਂ - 747 
ਦੁਖ ਆ ਜਾਵੇ, ਸੁਖ ਆ ਜਾਵੇ। 
ਜੇ ਸੁਖ ਦੇਹਿ ਤ ਤੁਝਹਿ ਅਰਾਗੀ ਦੁਖਿ ਭੰ ਤੁਝੈ ਧਿਆਈ 
ਜੇ ਭੁਖ ਦੇਹਿ ਤਾ ਇਤ ਗੀ ਰਾਜਾ ਦੁਖ ਵਿਚਿ ਸੂਖ ਮਨਾਈ 
ਤਨ ਮਨ ਕਾਟ ਕਾਟਿ ਸਭ ਅਰਪੀ 
ਵਿਚਿ ਅਗਨੀ ਆਹ ਜਲਾਈਂ ਪੰਨਾ - 757 
ਜਿਹੜੀ ਮੈ? ਭਾਵ ਹੈ, ਮੇਰਾ ਇਹਦੇ ਵਿਚ ਅਹਮ 
ਭਾਵ ਕਹਿੰਦੇ, ਮੈਂ ਅੱਗ ਵਿਚ ਜਾਲ ਦੇਵਾਂ। ਤਨ ਵੀ, ਮਨ 
ਵੀ, ਪੈਨ ਵੀ ਗੁਰੂ ਨੂੰ ਅਰਪਨ ਕਰ ਦੇਵਾਂ। 
ਪਖਾ` ਫੇੋਗੀ ਪਾਣਾ ਢੌਵਾ ਜੋ ਦੇਵਹਿ ਸੋ ਖਾਈ ॥ 


ਗਏ। ਜੇ ਅਸੀਂ ਸਿੱਖ ਹਾਂ, ਕਹਿੰਦੇ, ਉਹ ਕੋਈ ਬਾਤ ਨਹੀਂ 
ਹੁੰਦੀ, ਧੈਧੇ ਦੀ ਹੁੰਦੀ ਹੈ, ਦੇਖਾ ਦੇਖੀ ਦੀ ਹੁੰਦੀ ਹੈ, ਹਿਰਸ 


ਜੋ. ਆਗਹਿ ਠਾਕੁਰ ਅਪੁਨੇ ਤੇ ਸ਼ੋਲੀ ਸੋਈ ਦੇਵੈ 4 
ਪੰਨਾ - 583 
ਸੋ ਹੁਣ ਸਮਾਂ ਆਗਿਆ ਨਹੀਂ ਦਿੰਦਾ। ਐਥੇ ਹੀ ਮੈਂ 
ਸਮਾਪਤ ਕਰਦਾ ਹਾਂ। ਸਾਰੇ ਪ੍ਰੇਮੀ ਗੁਰ ਸਤੋਤਰ ਵਿਚ ਬੋਲੋ । 
ਅਨੰਦ ਸਾਹਿਬ 
ਗੁਰ ਸਤੋਤਰ 
ਅਰਦਾਸ 


੧3।10181151631)60£11131.੮0।੧) 


ਚੜ੍ਹਦੀ ਕਲਾ 


ਨੋਟ :- ਸ. ਰਘਬੀਰ ਸਿੰਘ “ਬੀਰ” ਇਕ ਮਹਾਨ 
ਅਧਿਆਤਮਵਾਦੀ ਗੁਰਮੁਖ ਗੁਰਸਿੱਖ ਹੋਏ ਹਨ । ਗੁਰੂ ਮਹਾਰਾਜ 
ਦੇ ਨਾਮ-ਸਿਮਰਨ ਸੰਦੇਸ਼ ਨੂੰ ਆਪ ਜੀ ਨੇ ਬੜੀ ਘਾਲਣਾ 
ਘਾਲ ਕੇ ਆਪ ਕਮਾਇਆ, ਮੁੜ ਗੁਰਸਿੱਖਾਂ ਵਿਚ ਅਤੇ ਕੁਲ 
ਮਨੁੱਖਤਾ ਵਿਚ ਇਸ ਦਾ ਪ੍ਰਚਾਰ ਤੇ ਪਾਸਾਰ ਕੀਤਾ ਜਿਸ ਨੂੰ 
ਉਨ੍ਹਾਂ ਨੇ ਆਤਮ-ਸਾਇਸ” ਲਹਿਰ ਦਾ ਨਾਮ ਦਿਤਾ। ਆਤਮ- 
ਸਾਇਸ ਰਸਾਲੇ ਰਾਹੀਂ “ਨਾਮ-ਬਾਣੀ” ਦਾ ਪ੍ਰਚਾਰ ਕੀਤਾ ਅਤੇ 
ਆਤਮਾ ਦੇ ਗੁੱਝੇ ਭੇਦ ਸੌਖੀ ਬੋਲੀ ਵਿਚ ਸਪਸ਼ਟ ਕੀਤੇ । ਆਪ 
ਜੀ ਦੀਆਂ ਰਚਿਤ ਪੁਸਤਕਾਂ ਬਹੁਤ ਸਲਾਹੀਆਂ ਗਈਆਂ। 
ਅਸੀਂ ਉਨ੍ਹਾਂ ਦੀ ਪੁਸਤਕ “ਚੜ੍ਹਦੀ ਕਲਾ” ਨੂੰ ਲੜੀ ਵਾਰ 
ਛਾਪਣ ਦੀ ਖੁਸ਼ੀ ਲੈ ਰਹੇ ਹਾਂ। ਇਸ ਲਈ ਅਸੀਂ “ਆਤਮ- 
ਸਾਇੰਸ” ਟਰੱਸਟ ਦੇ ਧੰਨਵਾਦੀ ਹਾਂ। 
ਸੰਪਾਦਕਾ 
“ਗੁਰੂ ਸਾਹਿਬਾਨ ਅਤੇ ਪੁਰਾਤਨ ਗੁਰਸਿੱਖਾਂ ਦੇ 
ਜੀਵਨ ਉਤੇ ਨਜ਼ਰ ਮਾਰਿਆਂ, ਅਸੀਂ ਦੇਖਾਂਗੇ ਕਿ ਉਹ 
ਅਨੇਕ ਪ੍ਰਕਾਰ ਦੀਆਂ ਮੁਸੀਬਤਾਂ, ਦੁਰਘਟਨਾਵਾਂ ਅਤੇ 
ਮੁਸ਼ਕਲਾਂ ਵਿਚ ਵੀ “ਚੜ੍ਹਦੀ ਕਲਾ” ਦਾ ਜੀਵਨ ਬਤੀਤ 
ਕਰਦੇ ਸਨ। ਇਸ ਕ੍ਰਿਸ਼ਮੇ ਦਾ ਭੇਦ ਸੀ ਗੁਰੂ ਗ੍ਰੰਥ ਸਾਹਿਬ 
ਵਿਖੇ ਗੁਰੂ ਸਾਹਿਬਾਨ ਨੇ ਖੋਲ੍ਹ ਕੇ ਦੱਸਿਆ ਹੈ। ਗੁਰਮੁਖ, 
ਵਾਹਿਗੁਰੁ ਨੁੰ ਆਪਣਾ ਪਿਤਾ, ਸਾਹਿਬ ਜਾਂ ਮਾਲਕ 
ਸਮਝਦਾ ਹੈ ਅਤੇ ਆਪਣਾ ਹਰ ਕੰਮ ਵਾਹਿਗੁਰ ਦਾ ਹੋ ਕੇ, 
ਵਾਹਿਗੁਰ ਦੇ ਆਸਰੇ ਅਤੇ ਵਾਹਿਗੁਰ ਦੇ ਨਵਿਤ ਕਰਦਾ 
ਹੈ। ਵਾਹਿਗੁਰੂ ਖੁਦ ਕਿਉਂਕਿ ਚੜ੍ਹਦੀਆਂ ਕਲਾਂ ਵਿਚ 
ਵਿਚਰਨ ਵਾਲੀ ਹਸਤੀ ਹੈ। ਇਸ ਕਰਕੇ ਆਪਣੇ ਆਪ ਨੂੰ 
ਵਾਹਿਗੁਰੂ ਦੇ ਨਮੂਨੇ 'ਤੇ ਚੱਲਣ ਵਾਲਾ ਗੁਰਸਿੱਖ ਵੀ ਸਦਾ 
ਚੜ੍ਹਦੀ ਕਲਾ ਦਾ ਜੀਵਨ ਬਤੀਤ ਕਰਦਾ ਹੈ। 
ਦੁਖ ਨਾਹੀ ਸਭੁ ਸੁਖ ਗੰ` ਹੈ ਗੇ, ਏਕੈ ਏਕਾ ਨੇਤੈ ॥ 
ਬੁਰਾ ਨਹੀਂ ਸਭੁ ਭਲਾ ਹੀ ਹੈ` ਰੈ, ਹਾਰ ਨਗੰੀ` ਸਭ ਜੇਤੈ / 
ਸ਼ੋਗ ਨਾਹੀ ਸ਼ਦਾ ਹਰਥੀ ਹੈ ਰੇ, ਛੋਡਿ ਨਾਹੀ ਕਿਛੁ ਲੇੜੈ॥ 
ਕਹ ਨਾਨਕ ਜਨ ਹਰਿ ਹਰਿ ਗਰਿ ਹੈ, ਕਤ ਆਵੈ ਕਤ ਗਤ 
ਪੰਨਾ - 1302 
ਇਸ ਪੁਸਤਕ ਵਿਚ ਸੀ ਗੁਰੂ ਗੰਥ ਸਾਹਿਬ ਜੀ ਦੇ, 
ਆਤਮਾ ਨੂੰ ਚੜ੍ਹਦੀ ਕਲਾ ਵਿਚ ਲੈ ਜਾਣ ਵਾਲੇ ਉਪਦੇਸ਼ਾਂ 
ਦੇ ਆਧਾਰ ਉਤੇ ਲਿਖੇ ਕਈ ਲੇਖ ਦਰਜ ਹਨ, ਜੋ ਆਸ 
ਹੈ, ਪਾਠਕਾਂ ਨੂੰ ਸਦਾ ਚੜ੍ਹਦੀਆਂ ਕਲਾ ਐਦਰ ਰੱਖਣ ਵਿਚ 
ਸਹਾਈ ਹੋਣਗੇ । 
ਹਰਖ ਅਨੰਤ ਸੋਗ ਨਹੀੰ ਬੀਆ॥ 
ਸ਼ੋ ਘਰ ਗੁਰਿ ਨਾਨਕਾ ਕਉਂ ਦੀਆ ॥ 
ਪੰਨਾ - 787 


ਇਨ 


%। 53੧0੫ 18£[। 5।੧੬। .। ੬00) 


[ 


ਸੰ. ਰਘਬੀਰ ।ਿੰਘ 'ਲੀਰ” 
ਪੁਲੀਸ ਦਾ ਸਿਪਾਹੀ 


ਪੁਲੀਸ ਦੇ ਸਿਪਾਹੀ ਨੂੰ ਗਹੁ ਨਾਲ ਦੇਖੋ ਤਾਂ ਉਸ 
ਦੀ ਆਮ ਲੋਕਾਂ ਨਾਲੋਂ ਹਰ ਬਾਤ ਵੱਖਰੀ ਨਜ਼ਰ ਆਵੇਗੀ। 
ਪਬਲਿਕ ਦਾ ਸੇਵਾਦਾਰ ਹੁੰਦਿਆਂ ਵੀ ਉਸਨੂੰ ਆਪਣੇ ਤੇ 
ਸਵੈਮਾਨ ਹੁੰਦਾ ਹੈ, ਉਸ ਦੀ ਗੱਲ ਗੱਲ ਤੋਂ ਹੁਸ਼ਿਆਰੀ, 
ਨਿਰਭੈਤਾ ਅਤੇ ਦ੍ਰਿੜ੍ਹਤਾ ਟਪਕਦੀ ਹੈ। ਵੱਡੇ ਵੱਡੇ ਬਦਮਾਸ਼, 
ਚੋਰ, ਡਾਕੂ ਤੇ ਖ਼ੂਨੀ ਪੁਲੀਸ ਦੇ ਸਿਪਾਹੀ ਤੋਂ ਖਮ ਖਾਂਦੇ 
ਤੇ ਡਰਦੇ ਹਨ। ਸਿਪਾਹੀ ਕੋਲੋਂ ਭਾਵੇਂ ਸ਼ਰੀਫ ਆਦਮੀ ਡਰਦੇ 
ਤਾਂ ਨਹੀਂ ਪਰ ਸਿਪਾਹੀ ਦੇ ਡਿਊਟੀ ਉਤੇ ਹੋਣ ਵੇਲੇ ਉਸ 
ਦੇ ਕਹਿਣ ਅਨੁਸਾਰ ਸਭ ਨੂੰ ਚੱਲਣਾ ਪੈਂਦਾ ਹੈ। 
ਕਲਕੱਤੇ ਦੇ ਸਭ ਤੋ ਚੌੜੇ ਤੇ ਆਵਾਜਾਈ ਨਾਲ 
ਖਚਾ-ਖਚ ਰਹਿਣ ਵਾਲੇ ਬਾਜ਼ਾਰ ਦਾ ਨਾਮ ਚੌਰੈਗੀ ਰੋਡ 
ਹੈ। ਇਸ ਬਾਜ਼ਾਰ ਦੀ ਰੌਣਕ ਤੇ ਗਹਿਮਾ-ਗਹਿਮ ਦਸੈਬਰ 
ਦੇ ਅਖੀਰ, ਵੱਡੇ ਦਿਨਾਂ ਦੀਆਂ ਛੁੱਟੀਆਂ ਵਿਚ ਵੇਖਣ 
ਵਾਲੀ ਹੁੰਦੀ ਹੈ। ਵਾਇਸਰਾਏ ਹਿੰਦ ਉਨ੍ਹਾਂ ਦਿਨਾਂ ਵਿਚ 
ਹਮੇਸ਼ਾਂ ਕਲਕੱਤੇ ਹੁੰਦਾ ਸੀ ਅਤੇ ਕਈ ਰਾਜੇ, ਮਹਾਰਾਜੇ, 
ਨਵਾਬ, ਅਮੀਰ ਕ੍ਰਿਸਮਿਸ ਦੀ ਸੈਰ ਕਰਨ ਆਉਂਦੇ ਹਨ। 
ਇਸ ਚੌਰੋਗੀ ਰੋਡ ਉਤੇ ਹਜ਼ਾਰਾਂ ਦੀ ਗਿਣਤੀ ਵਿਚ 
ਜਾਂਦੀਆਂ। ਹਜ਼ਾਰਾਂ ਮੋਟਰਕਾਰਾਂ ਦੇ ਇਕੋ ਸਮੇਂ ਆਉਣ- 
ਜਾਣ ਨਾਲ ਹਾਦਸਿਆਂ ਦਾ ਖਤਰਾ ਬਹੁਤ ਵੱਧ ਜਾਂਦਾ ਹੈ। 
ਇਨ੍ਹਾਂ ਹਾਦਸਿਆਂ ਨੂੰ ਰੋਕਣ ਤੇ ਆਵਾਜਾਈ ਨੂੰ ਕਾਬੂ 
ਵਿਚ ਰੱਖਣ ਲਈ ਚੌਰੈਗੀ ਦੀ ਸੜਕ ਦੇ ਹਰ ਮੋੜ ਜਾਂ 
ਚੌਰਾਹੇ ਉਤੇ ਪੁਲਿਸ ਦਾ ਕੇਵਲ ਇਕ ਸਿਪਾਹੀ ਖੜ੍ਹਾ ਹੁੰਦਾ 
ਹੈ। ਇਹ ਇਕ ਸਿਪਾਹੀ ਆਪਣਾ ਹੱਥ ਖੜ੍ਹਾ ਕਰਕੇ ਜਿਸ 
ਪਾਸੇ ਦੀਆਂ ਗੱਡੀਆਂ ਨੂੰ ਰੋਕਣਾ ਚਾਹੇ ਰੋਕ ਸਕਦਾ ਹੈ। 
ਇਸ ਦੇ ਹੱਥ ਦੇਣ ਨਾਲ ਸੜਕ ਦੀਆਂ ਆਹਮੋ-ਸਾਹਮਣੇ 
ਤੋਂ ਵੀਹ ਪੰਝੀ ਮੀਲ ਦੀ ਰਫ਼ਤਾਰ ਨਾਲ ਆਉੱਦੀਆਂ 
ਮੋਟਰਕਾਰਾਂ ਸਕਿੰਡਾਂ ਵਿਚ ਬਿਲਕੁਲ ਖਲ੍ਹੋ ਜਾਂਦੀਆਂ ਹਨ। 
ਇਨ੍ਹਾਂ ਮੋਟਰਾਂ ਵਿਚ ਬੜੇ-ਬੜੇ ਰਾਜੇ, ਸਰਕਾਰੀ ਅਫਸਰ, 
ਧਨਾਢ, ਜਰਨੈਲ ਅਤੇ ਕਮਾਂਡਰ ਹੁੰਦੇ ਹਨ, ਪਰ 
ਕਿਸੇ ਦੀ ਮਜ਼ਾਲ ਨਹੀਂ ਕਿ ਸਿਪਾਹੀ ਦਾ ਹੌਥ ਖੜ੍ਹਾ ਹੋਣ 
ਉਤੇ ਆਪਣੀ ਮੋਟਰ ਨੂੰ ਫੌਰਨ ਖੜ੍ਹਾ ਨਾ ਕਰੇ। ਸਿਪਾਹੀ 
ਆਪਣੀ ਡਿਊਟੀ ਉਤੇ ਸਿਰ ਉਚਾ ਚੁੱਕੀ ਡੱਟ ਕੇ ਖੜ੍ਹਾ 
ਹੁੰਦਾ ਹੈ ਅਤੇ ਬੜੀ ਨਿਰਭੈਤਾ ਨਾਲ ਆਪਣੇ ਹੱਥਾਂ ਨੰ 
ਜ਼ਰਰਤ ਅਨੁਸਾਰ ਹਿਲਾਉਂਦਾ ਅਤੇ ਸੜਕ ਦੀ ਆਵਾਜਾਈ 
ਨੂੰ ਕਾਬੁ ਵਿਚ ਰਖਦਾ ਹੈ। ਕੀ ਉਸਨੂੰ ਪਤਾ ਨਹੀਂ ਕਿ ਉਹ 
ਕੇਵਲ ਵੀਹ ਪੰਝੀ ਰੁਪਏ ਦਾ ਮਾਮੂਲੀ ਮੁਲਾਜ਼ਮ ਹੋਕੇ 
ਆਪਣੇ ਹੱਥ ਦੇ ਇਸ਼ਾਰੇ ਨਾਲ ਕਈ ਕਈ ਹਜ਼ਾਰ 


“ਆਤਮ ਮਾਰਗ”, ਨਵੰਬਰ, 2003 


੧3।10181151631)60£11131.੮0।੧) 


ਮਾਹਵਾਰੀ ਆਮਦਨ ਵਾਲੇ ਅਤੇ ਵੱਡੇ ਵੱਡੇ ਰੁਤਬਿਆਂ 
ਵਾਲੇ ਆਦਮੀਆਂ ਨੂੰ ਆਪਣੀ ਮਰਜ਼ੀ ਅਨੁਸਾਰ ਮੋਟਰਾਂ 


ਨਿਡਰ ਹੋ ਕੇ ਬਗੈਰ ਲਿਹਾਜ਼ ਦੇ ਗਵਰਨਮੈਂਟ ਦੀ ਸਾਰੀ 


ਜਾ ਕੇ ਭਗਤ ਅਨੰਦ ਸੈ// 

ਜਾ ਕੇ ਭਗਤ ਕਉ ਨਾਹੀ ਥੈ// 

ਜਾ ਕੇ ਭਗਤ ਕਉ ਨਾਗੀ ਡੈ// 

ਜਾ ਕੇ ਭਗਤ ਕਓਂ ਸ਼ਦਾ ਜੈ// ਪੰਨਾ - 7387 


ਜਾ ਕਾ ਕਹਿਆ ਦਰਗਹ ਚਲੈ / 
ਸੌ ਕਿਸ਼ ਕਉ ਨਦਰਿ ਲੈ ਆਵੈ ਤਲੈੰ॥ ਪੰਨਾ - 786 


ਪਹਹ ਗਹੇ ਜਬ ਤੇ ਤੁਮਰੇ 
ਤਬ ਤੋ ਕੋਊ ਆਖ ਤਰੈ ਨਹੀਂ ਆਨਿਓ। 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00) 


ਕਿ ਬਿਜਲੀ ਦਾ ਸੁਭਾ ਬਦਲ ਗਿਆ ਹੈ, ਬਿਜਲੀ 
ਨਿਯਮ ਬਦਲ ਗਏ ਹਨ, ਜੋ ਬਿਜਲੀ ਨੇ ਹੁਣ ਜਗਣਾ 
 ਰਬਲੀ ਦੇਣੀ ਛੱਡ ਦਿਤੀ ਹੈ। ਉਸ ਨੂੰ ਇਹ ਯਕੀਨ 


ਪਰ 4 ਰੂ 
ਆ 
੨ 
੩ 
ਨ 


0 
ਰੰ 
ਰਤ 
ਕੋ 
ਕਤ 
2) 
ਤੂਤ 


ਬਿਜਲੀ ਦੇ ਨਿਯਮ ਤਾਂ ਜਿਉਂ ਦੇ ਤਿਉ ਸਦਾ ਸਲਾਮਤ 
ਹਨ ਹੀ, ਬਲਬ ਦਾ ਨਾ ਜਗਣਾ ਕਿਸੇ ਹੋਰ ਕਾਰਨ ਕਰਕੇ 
ਹੋਵੇਗਾ। ਇਸ ਲਈ ਉਹ ਸਵਿੱਚ ਨੂੰ ਦੇਖਦਾ ਹੈ, ਬਿਜਲੀ 


ਨਿਯਮਾਂ ਸਬੈਧੀ ਪੁਰਾ ਯਕੀਨ ਹੁੰਦਾ ਹੈ, ਉਥੇ ਇਹ ਵੀ 
ਯਕੀਨ ਹੁੰਦਾ ਹੈ ਕਿ ਬਲਬ ਦੇ ਨਾ ਜਗਣ ਦਾ ਕਾਰਨ 
ਉਸ ਦੀ ਆਪਣੀ ਹੀ ਕਿਤੇ ਗਲਤੀ ਹੋਵੇਗੀ। ਇਹ 
ਗਲਤੀ ਭਾਵੇਂ ਸਵਿੱਚ ਬੋਰਡ ਵਿਚ ਹੋਵੇ, ਭਾਵੇਂ ਬਿਦਲੀ 
ਦੇ ਕਨੈਕਸ਼ਨ ਵਿਚ ਹੋਵੇ, ਇਸ ਦਾ ਨਤੀਜਾ ਇਹ ਹੁੰਦਾ 
ਹੈ ਕਿ ਜਿਹੜਾ ਬਲਬ ਨਹੀਂ ਸੀ ਜਗਦਾ, ਉਹ ਬਿਜਲੀ 
ਮਿਸਤਰੀ ਦੀ ਥੋੜ੍ਹੀ ਬਹੁਤੀ ਜਾਂਚ ਪੜਤਾਲ ਨਾਲ ਮੁੜ 
ਜਗਣ ਲਗ ਪੈਂਦਾ ਹੈ, ਮੁੜ ਰੋਸ਼ਨੀ ਦੇਣ ਲੱਗ ਜਾਂਦਾ ਹੈ। 

ਵਿਚਾਰਵਾਨ ਲਈ ਏਥੇ ਇਕ ਸਵਾਲ ਪੈਦਾ ਹੁੰਦਾ ਹੈ 
ਕਿ ਜੇ ਕਰਤਾਰ ਦੀ ਬਣਾਈ ਹੋਈ ਇਕ ਸ਼ਕਤੀ ਜਿਸ 


੧3।10181151631)60£11131.੮0।੧) 


ਦਾ ਨਾਮ ਅਸੀਂ ਬਿਜਲੀ ਰੱਖਿਆ ਹੈ, ਆਪਣਾ ਸੁਭਾਅ 
ਨਹੀਂ ਬਦਲਦੀ, ਆਪਣੇ ਨਿਯਮ ਅਟੱਲ ਰਖਦੀ ਹੈ, ਤਾਂ 
ਕਰਤਾਰ ਜਿਸ ਤੋ ਕਿ ਬਿਜਲੀ ਜਿਹੀਆਂ ਅਨੇਕ ਹੋਰ 
ਸ਼ਕਤੀਆਂ ਉਤਪੰਨ ਹੁੰਦੀਆਂ ਹਨ, ਜੋ ਖੁਦ ਸ਼ਕਤੀਆਂ ਦੀ 
ਸ਼ਕਤੀ, ਸਰਬ-ਸ਼ਕਤੀਵਾਨ ਹੈ, ਕੀ ਉਹ ਆਪਣੇ ਸੁਭਾਵ 


ਕੰਮ ਕਰਦੀਆਂ ਹਨ, ਉਹ ਆਪ ਵੀ ਪੁਰਨ ਨਿਯਮੀ 
ਹੋਵੇਗਾ, ਉਸ ਦਾ ਆਪਣਾ ਸੁਭਾਅ ਵੀ ਅਡੋਲ, ਅਸਥਿਤ 
ਤੇ ਕਦੀ ਨਾ ਬਦਲਣ ਵਾਲਾ ਹੋਵੇਗਾ। 


ਜਿਹੜੇ ਮਹਾਂਪੁਰਖ ਕਰਤਾਰ ਨਾਲ ਅਭੇਦ ਹੋਏ ਹਨ, 
ਉਨ੍ਹਾਂ ਨੇ ਅਕਾਲ ਪੁਰਖ ਦੇ ਸੁਭਾਓ ਸਬਧੀ ਦੱਸਿਆ ਹੈ ਕਿ 
ਉਹ ਅਰਦਾਸਾਂ ਨੂੰ ਸੁਣਦਾ ਤੇ ਮਨਜ਼ੂਰ ਕਰਦਾ ਹੈ, ਉਹ 


ਕ੍ਰਿਪਾਲੂ, ਦੁਖ ਦਰਦ ਨੂੰ ਨਵਿਰਤ ਕਰਨ ਵਾਲਾ, ਅਰਦਾਸਾਂ 
ਬੇਨਤੀਆਂ ਨੂੰ ਸੁਣਨ ਵਾਲਾ ਹੈ, ਇਹ ਕੁਝ ਕਰਨਾ ਉਸ 
ਦਾ ਸਦੀਵੀ ਸੁਭਾਅ ਹੈ। ਜਿਸ ਗੁਰਸਿੱਖ ਨੂੰ ਇਹ ਪਤਾ 
ਲਗ ਜਾਵੇ ਕਿ ਉਸ ਦਾ ਕਰਤਾਰ ਹੈ, ਸਦਾ ਸਲਾਮਤ ਹੈ 
ਅਤੇ ਇਹ ਵੀ ਪਤਾ ਲਗ ਜਾਵੇ ਕਿ ਉਹ ਅੰਗੁਣ ਨਹੀਂ 
ਚਿਤਾਰਦਾ, ਦਿਆਲੁ ਹੈ, ਸਦਾ ਅਰਦਾਸਾਂ ਨੂੰ ਸੁਣ ਕੇ 
ਪੂਰੀਆਂ ਕਰ ਸਕਦਾ ਹੈ, ਉਹ ਗੁਰਮੁਖ ਮੁਸੀਬਤਾਂ, ਮੁਸ਼ਕਲਾਂ, 


ਅਜਮਾਇਸ਼ਾਂ ਵੇਲੇ ਅਡੋਲ ਰਹਿਣਾ ਉਸ ਦੇ ਕਰਤਾਰ ਸਬੈਧੀ 


ਹੈ। ਗੁਰਸਿੱਖ (ਜੋ ਕਿ ਆਮ ਇਨਸਾਨ ਨਹੀਂ ਹੁੰ `ਦਾ) 


%। 53੧0੫ 18£[। 5।੧੬। .। ੬00) 


1 


ਮੁਸੀਬਤਾਂ ਵੇਲੇ ਬਿਜਲੀ ਮਿਸਤਰੀ ਦੀ ਤਰ੍ਹਾਂ ਕਰਤਾਰ ਦੇ 
ਸੁਭਾਉ ਉਤੇ ਅਹਿਲ ਨਿਸਚਾ ਰਖਦਾ ਹੋਇਆ, ਸਿਦਕ 
ਨਾਲ ਅਰਦਾਸ ਕਰਦਾ ਹੈ, ਟੇ ਕਰ” =` ੨77੮ == 
ਜ਼ਰੂਰ ਹੀ ਸੁਣੀ ਤੇ ਪ੍ਰਵਾਨੀ ਜਾਂਦੀ ਹੈ। 


ਜਦ ਗੁਰਸਿੱਖ ਦੀ ਅਰਦਾਸ ਦਾ ਫਲ ਜੈਸਾ ਉਹ 
ਚਾਹੁੰਦਾ ਹੈ ਨਾ ਨਿਕਲੇ ਤਾਂ ਉਹ ਰੱਬ ਦੀ ਹਸਤੀ ਜਾਂ ਉਸ 
ਦੇ ਸੁਭਾਉ ਉਤੇ ਸ਼ੱਕ ਨਹੀਂ ਕਰਦਾ। ਉਸ ਨੂੰ ਪਤਾ ਹੁੰਦਾ 
ਹੈ ਕਿ ਕਰਤਾਰ ਤਾਂ ਦਿਆਲੂ ਤੇ ਅਰਦਾਸਾਂ ਸੁਣਨ ਤੇ 
ਪੁਰੀਆਂ ਕਰਨ ਦੇ ਸਮਰੱਥ ਹੈ ਹੀ, ਜੇਕਰ ਉਸ ਦੀ ਅਰਦਾਸ 
ਦਾ ਠੀਕ ਫਲ ਨਹੀਂ ਨਿਕਲ ਰਿਹਾ ਤਾਂ ਇਸ ਦਾ ਕਾਰਨ 
ਉਸ ਦੀ ਅਰਦਾਸ ਵਿਚ ਕਿਤੇ ਨੁਕਸ ਜਾਂ ਕਮੀ ਕਰਕੇ ਹੈ। 
ਉਹ ਇਸ ਲਈ ਆਪਣੀ ਅਰਦਾਸ ਨੂੰ ਮੁੜ ਵਿਚਾਰਦਾ ਤੇ 
ਸੋਧਦਾ ਹੈ। 

ਜਿਵੇਂ ਬਿਜਲੀ ਦੇ ਨਿਯਮ ਹਨ ਤਿਵੇਂ ਅਰਦਾਸ ਦੇ 
ਨਿਯਮ ਹਨ । ਜਿਵੇਂ ਬਿਜਲੀ ਤਦ ਬਲਬ ਵਿਚ ਆ ਕੇ ਉਸ 
ਨੂੰ ਜਗਾਂਦੀ ਜਾਂ ਰੌਸ਼ਨ ਕਰਦੀ ਹੈ ਜਦੋਂ ਉਸ ਦੇ ਸਭ ਨਿਯਮਾਂ 
ਦੀ ਪੂਰਤੀ ਕੀਤੀ ਜਾਵੇ, ਇਸੇ ਤਰ੍ਹਾਂ ਅਰਦਾਸ ਦਾ ਫਲ ਉਦੋਂ 
ਠੀਕ ਨਿਕਲਦਾ ਹੈ ਜਦੋਂ ਅਰਦਾਸ ਦੇ ਸਭ ਨਿਯਮਾਂ ਦੀ 
ਪਾਲਨਾ ਕੀਤੀ ਜਾਵੇ । ਜਿਵੇਂ ਬਿਜਲੀ ਮਿਸਤਰੀ ਨੂੰ ਕਦੀ ਧੋਖਾ 
ਨਹੀਂ ਦੇਂਦੀ, ਉਸ ਦੀ ਇੱਛਾ ਅਨੁਸਾਰ ਸਭ ਕੌਮ ਕਰਦੀ ਹੈ, 
ਉਸੇ ਤਰ੍ਹਾਂ ਅਰਦਾਸ ਦੇ ਸਭ ਨਿਯਮਾਂ ਦੀ ਪਾਲਨਾ ਕੀਤਿਆਂ, 
ਕਰਤਾਰ ਗੁਰਸਿੱਖ ਨੂੰ ਕਦੀ ਧੋਖਾ ਨਹੀਂ ਦੇਂਦਾ, ਉਸ ਦੇ ਸਰਬ 
ਕਾਰਜ ਰਾਸ ਕਰਦਾ ਹੈ। 

ਜਿਵੇਂ ਉਹ ਮਿਸਤ੍ੀ, ਮਿਸੜ੍ੀ ਕਹਾਉਣ ਦੇ ਲਾਇਕ 
ਨਹੀਂ, ਜੋ ਬਿਜਲੀ ਦੇ ਸੁਭਾਅ ਜਾਂ ਬਿਜਲੀ ਦੇ ਨਿਯਮਾਂ 
ਸਬੈਧੀ ਸ਼ੈਕੇ ਕਰੇ, ਤਿਵੇਂ ਉਹ ਗੁਰਸਿੱਖ ਅਸਲ ਅਰਥਾਂ 
ਵਿਚ ਗੁਰੂ ਦਾ ਸਿੱਖ ਅਖਵਾਣ ਦੇ ਯੋਗ ਨਹੀਂ ਜੋ ਕਰਤਾਰ 
ਦੀ ਜ਼ਾਤ ਅਤੇ ਕਰਤਾਰ ਦੇ ਸੁਭਾਉ ਉਤੇ ਸ਼ੱਕ ਕਰੇ। 
ਬਿਜਲੀ ਤੋਂ ਨਿਰਾਸ ਹੋਣਾ ਬਿਜਲੀ ਦੇ ਸੁਭਾਅ ਨੂੰ ਨਾ 
ਸਮਝਣਾ ਹੈ, ਕਰਤਾਰ ਤੋ` ਨਿਰਾਸ ਹੋਣਾ ਕਰਤਾਰ ਦੇ 
ਸੁਭਾਅ ਨੂੰ ਨਾ ਸਮਝਣਾ ਹੈ। ਬਿਜਲੀ ਤੋਂ ਨਿਰਾਸ ਹੋਣਾ 


ਹਾ ੍ ਵਣ 
ਲਿਹ 


“ਆਤਮ ਮਾਰਗ”, ਨਵੰਬਰ, 2003 


੧3।10181151631)60£11131.੮0।੧) 


ਖੇਤ ਪਛਾਣੇ ਬੀਜੈ ਦਾਨੁ ॥ 


ਸੀ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਦਾਨ 
ਜਰੁਰ ਕਰਨਾ ਚਾਹੀਦਾ ਹੈ, ਪਰ ਵੇਖ ਕੇ । ਜਿਵੇਂ ਕਿਰਸਾਨ 
ਖੇਤ ਨੂੰ ਪਛਾਣਕੇ ਹੀ ਉਸ ਵਿਚ ਬੀਜ ਪਾਉਂਦਾ ਹੈ ਤਿਵੇਂ 
ਇਨਸਾਨ ਰੁਪੀ ਖੇਤ ਨੁੰ ਪਛਾਣਕੇ ਹੀ ਉਸ ਵਿਚ ਕਾਲ 
ਰੂਪੀ ਬੀਜ ਪਾਉਣਾ ਚਾਹੀਦਾ ਹੈ। ਬਿਨਾਂ ਸੋਚਿਆਂ ਸਮਝਿਆਂ 
ਦਾਨ ਦੇਣਾ ਨਿੰਕਮੀ ਕਲਰ ਵਾਲੀ ਜ਼ਮੀਨ `ਚ ਬੀਜ 
ਬੀਜਣ ਦੇ ਸਮਾਨ ਹੈ ਜਿਥੋਂ ਕੁਝ ਵੀ ਪੈਦਾ ਨਹੀਂ ਹੋ 
ਸਕਦਾ। ਤਦੇ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ - 

ਕਲਾਰੈ ਥੋਤੀੰ` ਬੀਜੀਐ ਕਿਉਂ ਲਾਹਾ ਪਾਵੈ 

ਪੰਨਾ - “19 

ਦਾਨ ਕਿਰਿਆ ਸਾਡੇ ਭਾਵਾਂ ਨੂੰ ਪ੍ਰਗਟ ਕਰਦਾ ਹੈ। 
ਸਾਰੇ ਧਰਮ ਹੀ ਲੋੜਵੰਦਾ, ਗਰੀਬਾਂ ਨੂੰ ਦਾਨ ਦੇਣ ਦਾ 
ਉਪਦੇਸ਼ ਕਰਦੇ ਹਨ। ਆਪਣੀ ਹੱਕ ਹਲਾਲ ਦੀ ਕਮਾਈ 
`ਚੋਂ ਦਾਨ ਦੇਣਾ ਸ੍ਰੇਸ਼ਟ ਕੈਮ ਹੈ। ਗਰੀਬਾਂ, ਅਨਾਥਾਂ ਤੇ 
ਕਰਦੇ ਹਨ, “ਜੋ ਕੁਝ ਤੇਰੇ ਕੋਲ ਧੈਨ-ਸੈਪਤੀ ਆਦਿ ਹੈ, 
ਉਸਨੂੰ ਗਰੀਬਾਂ ਵਿਚ ਵੰਡ ਦੇ, ਤਾਂ ਜੋ ਤੇਨੂੰ ਬਹਿਸ਼ਤ ਵਿਚ 
ਖਜਾਨਾ ਮਿਲ ਸਕੇ । ਤੂੰ ਆਪਣਾ ਰਿਜ਼ਕ ਮਾਲਕ ਦੇ ਨਾਮ 
ਤੇ ਵੰਡ ਦੇ, ਤਾਂ ਜੋ ਤੇਰੇ ਅਨਾਜ ਦੇ ਗੁਦਾਮ ਭਰ ਜਾਣ 
ਅਤੇ ਤੇਰੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨ ਰਹੇ।” 

ਭੁਖੇ ਨੂੰ ਭੋਜਨ ਖਵਾਓ, ਪਿਆਸੇ ਨੂੰ ਪਾਣੀ ਪਿਲਾਉ, 
ਦੁਖੀਆਂ ਲਾਚਾਰਾਂ ਦੇ ਦੁਖ ਵੰਡਾਓ, ਜਿਥੋਂ ਤੱਕ ਹੋ ਸਕੇ 
ਬਿਮਾਰਾਂ ਦੀ ਸੇਵਾ ਕਰੋ। ਜਦ ਤੱਕ ਇਨਸਾਨੀ ਦੇਹ ਹੈ, 
ਦਾਨ ਕਰਦੇ ਰਹਿਣਾ ਚਾਹੀਦਾ ਹੈ। ਜਦ ਦੇਹ ਹੀ ਨਾ ਰਹੀ 
ਤਾਂ ਫਿਰ ਨ ਕਿਸੇ ਦਾਨ ਮੰਗਣਾ ਹੈ ਅਤੇ ਨਾ ਹੀ ਕਿਸੇ 
ਦਾਨ ਦੇਣ ਲਈ ਕਹਿਣਾ ਹੈ। ਸੀ ਗੁਰੂ ਨਾਨਕ ਦੇਵ ਜੀ 
ਫੁਰਮਾਉਂਦੇ ਹਨ - 

ਸ਼ਚ ਤਾ ਪ੍ਰ ਜਾਣੀਐ ਜਾ /ਸਿਖ ਸ਼ਚੀ ਲੋਇ/ 

ਦਾਇਆ ਜਾਣੇ ਜੀਆ ਕਾ ਕਿਛੁ ਪੰਨ ਦਾਨ ਕਰੇਇ 

ਪੰਨਾ - 468 

ਸੱਚੀ ਸਿਖਿਆ ਨਾਲ ਹੀ ਸੱਚ ਪ੍ਰਾਪਤ ਕੀਤਾ ਜਾ 
ਸਕਦਾ ਹੈ। ਸੱਚੀ ਸਿਖਿਆ ਕੀ ਹੈ ? ਜੀਵਾਂ ਉਪਰ ਦਇਆ 
ਕਰਨੀ ਅਤੇ ਆਪਣੀ ਦਸਾਂ-ਨਹੁੰਆਂ ਦੀ ਹੱਕ ਹਲਾਲ ਦੀ 
ਕਮਾਈ ਵਿਚੋਂ ਲੋੜਵੰਦਾਂ ਨੂੰ ਪੁੰਨ ਦਾਨ ਕਰਨਾ ਹੀ ਸੱਚੀ 
ਸਿਖਿਆ ਹੈ। ਸੈਤ, ਮਹਾਤਮਾ, ਸਾਧੂ, ਫਕੀਰਾਂ, ਗੁਰਮੁਖਾਂ 
ਅਤੇ ਸਾਧ ਸੈਗਤ ਦੀ ਸੇਵਾ 'ਚ ਨਮਿਤ ਦਾਨ ਹੀ ਸਕਾਰਥ 
ਹੈ। ਸੀ ਗੁਰੂ ਗੋਬਿੰਦ ਸਿੰਘ ਜੀ ਨੇ ਦਾਨ ਦੇਣ ਲਈ, ਸਭ 
ਤੋਂ ਉਤਮ 'ਗੁਰਸਿਖ-ਗੁਰਮੁਖ” ਨੂੰ ਗਿਣਿਆ ਹੈ। ਸੱਚਾ ਤੇ 


91 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00) 


ਪ੍ਰੀਤਮ /ਨੈੰਘ ਅਜ਼ਾਦ 


ਸੁੱਚਾ ਗੁਰਸਿਖ ਹੀ ਦਾਨ ਦਾ ਹੱਕਦਾਰ ਹੈ। ਸੀ ਗੁਰੂ ਗੋਬਿਦ 
ਸਿੰਘ ਜੀ ਦਾ ਫੁਰਮਾਨ ਹੈ - 

ਸੋਵ ਕਗੰ ਇਨਹੀ ਕੀ ਭਾਵਤ, 

ਅਉਰ ਕੀ ਸੇਵ ਸ਼ਹਾਤ ਨ ਜੀ ਕੇ / 

ਦਾਨ ਦਲੋਂ ਇਨਹਾਂ ਕੇ ਭਲੋਂ, 

ਅਰ ਆਨ ਕੋ. ਦਾਨ ਨ ਲਾਗਤ ਨਾੰਕੋਂ ॥ 

ਆਗੈ ਫਲੰ ਇਨ 2 ਕੇ ਲੀਲੋਂ, 

ਜਗ ਮੈ ਜਸ਼, ਅਉਰ ਦਯੋ ਸਭ ਗੀਕੋਂ ॥ 

ਸ਼ੋ ਗ੍ਰਹਿ ਮੈ ਤਨ ਤੇ ਮਨ ਤੋਂ, 

ਸ਼ਿਰ ਲਉ ਧਨ ਹੈ ਸ਼ਭਗੀ ਇਨਗਾੀੰ ਕੋ ॥ 

(ਗਿਆਨ ਪ੍ਰਬੋਧ ੫ ੧੦) 

ਜੀਵਨ ਹੀ ਉਹ ਸਫਲ ਹੈ ਜੋ ਪ੍ਰਭੂ ਭਗਤੀ ਕਰਦਾ 
ਹੋਇਆ ਦਾਨ ਪੁੰਨ ਕਰਦਾ ਹੈ। ਸੀ ਗੁਰੂ ਗੋਬਿਦ ਸਿੰਘ ਜੀ 
ਦੀ ਹਦਾਇਤ ਹੈ ਕਿ ਹਰ ਐਰੇ ਗੈਰੇ ਨੂੰ ਆਪਣੀ ਮਰਜ਼ੀ 
ਨਾਲ ਦਾਨ ਨਾ ਕੀਤਾ ਜਾਵੇ। ਦਾਨ ਗੁਰੂ ਦੀ ਸਿਖਿਆ 
ਅਨੁਸਾਰ ਹੀ ਦੇਣਾ ਚਾਹੀਦਾ ਹੈ ਕਿਉਂਕਿ ਗੁਰੁ ਨੂੰ ਹੀ 
ਪਤਾ ਹੈ ਕਿ ਕਿਹੜੇ ਦਾਨ ਦੀ ਲੋੜ ਕਿਥੇ ਹੈ। ਗਲਤ ਹੱਥਾਂ 
`ਚ ਦਿੱਤਾ ਦਾਨ ਦੁਖਾਂ ਦਾ ਕਾਰਨ ਬਣਦਾ ਹੈ। ਭਗਤ 
ਕਬੀਰ ਜੀ ਦਾ ਕਥਨ ਹੈ - 

ਮਾਇਆ ਹੈ ਏਕ' ਭਾਂਤ ਕਾ ਦੋ ਚਲਾਵੈ` ਰਾਹ / 

ਏਕਾ ਮਿਲਾਵੈ ਰਾਮ ਸੇ, ਏਕ ਨਰਕ ਲੰ ਜਾਹ 

ਬੁਰੇ ਆਦਮੀ ਨੂੰ ਦਿਤਾ ਦਾਨ ਨਰਕਾਂ 'ਚ ਲੈ ਜਾਂਦਾ 
ਹੈ ਅਤੇ ਚੰਗੇ ਕੰਮਾਂ ਲਈ ਕੀਤਾ ਦਾਨ ਪ੍ਰਭੂ ਦੀ ਦਰਗਾਹ 
`ਚ ਪ੍ਰਵਾਨ ਹੁੰਦਾ ਹੈ ਅਤੇ ਪ੍ਰਭੂ ਨਾਲ ਮਿਲਨ 'ਚ ਸਹਾਈ 
ਹੁੰਦਾ ਹੈ। ਇਸ ਲਈ ਦਾਨ ਗੁਰੂ ਆਗਿਆ ਅਨੁਸਾਰ ਹੀ 
ਦੇਣਾ ਚਾਹੀਦਾ ਹੈ। ਕਬੀਰ ਸਾਹਿਬ ਫੁਰਮਾਉਂਦੇ ਹਨ - 

ਗੁਰ ਬਿਨ ਆਲਾ ਫੇਰਤੇ, ਗੁਰੂ ਬਿਨ ਦੇਤੇ ਦਾਨ ॥ 

ਗੁਰ ਬਿਨ ਦਾਨ ਹਰਾਮ ਹੈ, ਜਾਇ ਮੁਛਹੁ ਵੇਦ ਪੁਰਾਨ ॥ 

“ਕੁਰਾਨ ਸ਼ਰੀਫ” ਵਿਚ ਆਪਣੀ ਕਮਾਈ ਵਿਚੋਂ 
ਚਾਲੀਵਾਂ ਹਿੱਸਾ ਬਤੌਰ ਜ਼ਕਾਤ ਦੇਣਾ ਲਿਖਿਆ ਹੈ। ਸਿਖ 
ਦੇ ਰੂਪ 'ਚ ਦੇਣ ਦਾ ਨਿਯਮ ਹੈ। ਦਸਵੰਦ ਕੱਢਣ ਦਾ 
ਨੀਯਮ ਤਾਂ ਬਹੁਤ ਪੁਰਾਣਾ ਹੈ। ਪੁਰਾਣੇ ਜ਼ਮਾਨੇ 'ਚ ਲੋਕ 
ਆਪਣੀ ਕਮਾਈ ਦਾ ਦਸਵਾਂ ਹਿੱਸਾ ਦਾਨ ਪੁੰਨ ਦੇ ਰੂਪ 
ਵਿਚ ਦਿਦੇ ਸਨ। ਦਾਨ ਦੇਣ ਨਾਲ ਨਿਮਰਤਾ ਅਤੇ ਸੇਵਾ 
ਦੇ ਗੁਣ ਪੈਦਾ ਹੁੰਦੇ ਹਨ। ਲੋੜਵੰਦਾਂ ਨੂੰ ਦਿਤਾ ਦਾਨ 
ਦਇਆ ਭਾਵ ਪ੍ਰਗਟ ਕਰਦਾ ਹੈ। ਦਾਨ ਕੇਵਲ ਉਦਾਰ 
ਚਿੱਤ ਹੋਕੇ ਹੀ ਕਰਨਾ ਚਾਹੀਦਾ ਹੈ। ਵਿਸ਼ੇ ਵਿਕਾਰਾਂ ਅਤੇ 


੧3।10181151631)60£11131.੮0।੧) 


ਨਸ਼ਿਆਂ 'ਚ ਖਚਤ ਹੋਏ ਮੰਗਤਿਆਂ ਨੂੰ ਦਿਤਾ ਦਾਨ 
ਵਿਅਰਥ ਹੀ ਜਾਂਦਾ ਹੈ, ਅਜਿਹਾ ਦਾਨ ਪੁੰਨ ਦੀ ਥਾਂ 
ਗੁਨਾਹ ਬਣ ਜਾਂਦਾ ਹੈ। ਸਾਧ ਸੈਗਤ, ਗੁਰਸਿਖ, ਪ੍ਰਭੂ ਦੇ 
ਭਗਤਾਂ, ਦੀਨ ਦੁਖੀਆਂ ਦੀ ਸੇਵਾ ਨਮਿਤ ਦਾਨ ਹੀ 
ਫਲਦਾ ਫੁਲਦਾ ਹੈ। ਉਹੀ ਧਨ ਉਤਮ ਹੈ ਜਿਸਨੂੰ ਲੋੜਵੈਦਾ 
ਦੀ ਮੱਦਦ ਲਈ ਖਰਚ ਕੀਤਾ ਜਾਵੇ । ਬੁੱਧੀ ਉਹੀ ਨਿਰਮਲ 
ਹੈ ਜੋ ਦਇਆ ਅਤੇ ਸੇਵਾ `ਚ ਲੱਗੀ ਹੋਈ ਹੈ। ਪਲ ਉਹੀ 
ਉਤਮ ਹਨ ਜੋ ਪ੍ਰਭੂ ਭਗਤੀ ਚ ਬਤੀਤ ਹੁੰਦੇ ਹਨ। 
ਸਾਧੂ, ਸੈਤ, ਮਹਾਤਮਾ ਉਪਦੇਸ਼ ਕਰਦੇ ਹਨ ਕਿ 
ਸੁਆਸਾਂ ਰੁਪੀ ਪੁੌਜੀ ਦਾ ਦਸਵੰਦ ਵੀ ਕੱਢਣਾ ਚਾਹੀਦਾ 
ਹੈ। ਸੁਆਸਾਂ ਦਾ ਘੱਟੋ ਘੱਟ ਦਸਵਾਂ ਹਿੱਸਾ ਪ੍ਰਭੂ ਸਿਮਰਨ 
'ਚ ਬਤੀਤ ਕਰਨਾ ਚਾਹੀਦਾ ਹੈ। ਉਹ ਇਸ ਨੂੰ ਵੀ ਦਾਨ 
ਕਰਨਾ ਹੀ ਸਮਝਦੇ ਹਨ। ਉਹ ਧਰਮ ਦੇ ਨੌ ਗੁਣਾਂ ਵਿਚੋਂ 
ਦਾਨ ਨੂੰ ਵੀ ਇਕ ਅਹਿਮ ਗੁਣ ਸਮਝਦੇ ਹਨ। ਜੀਵ ਦੇ 
ਮਨ 'ਚ ਪ੍ਰਭੂ ਭਗਤੀ, ਵੈਰਾਗ ਅਤੇ ਵਿਸ਼ਵਾਸ ਨਾਲ 
ਸਿਮਰਨ ਹੀ ਦਸਵੈਧ ਕਢਣਾ ਹੈ, ਦਾਨ ਕਰਨਾ ਹੈ। 


ਹਾ । ਵਣ 
ਕਿਲਾ ਰਾ ਰਤਾ 


(ਪੰਨਾ 4 ਦੀ ਬਾਕੀ) 


ਉਹ ਮਹਾਂਪੁਰਖਾਂ ਦਾ ਨਿਕਟਵਰਤੀ ਤੇ ਹਮ-ਰਾਜ਼ ਬਣ 
ਸਕਦਾ ਹੈ, ਉਹ ਮਹਾਂਪੁਰਖਾਂ ਦਾ ਸਭ ਕੁਝ ਸਾਂਭ ਸਕਦਾ 
ਹੈ, ਮਹਾਂਪੁਰਖ ਆਪਣਾ ਸਭ ਕੁਝ ਐਸੇ ਆਦਮੀ ਤੋਂ ਵਾਰਨ 
ਵਾਸਤੇ ਉਤਾਵਲੇ ਹੁੰਦੇ ਹਨ। 

ਇਥੇ ਨੁਕਤਾਚੀਨ ਆਦਮੀ ਸਵਾਲ ਕਰ ਸਕਦਾ ਹੈ 
ਕਿ ਜੇ ਧਰਮ ਦੀ ਆਖਰੀ ਮੰਜ਼ਲ ਐਡੀ ਕਠਿਨ ਹੈ, ਜਿਥੇ 
ਕਿ ਮੌਤ ਮਨਜ਼ੂਰ ਕਰਨੀ ਤੇ ਜੀਵਨ ਦੀ ਆਸ ਛੱਡਣੀ 
ਪੈਂਦੀ ਹੈ ਤਾਂ ਧਰਮ ਦੀ ਸਹਾਇਤਾ ਮੰਗਣੀ ਤੇ ਇਸ ਦੀ 
ਚਾਹ ਕਰਨੀ ਹੀ ਫਜ਼ੂਲ ਹੈ, ਕਿਉਂਕਿ ਜ਼ਿੰਦਗੀ ਨੁੰ ਗਵਾ 
ਕੇ ਜੋ ਕੁਝ ਮਿਲੇਂ, ਉਹ ਕਿਸ ਕੰਮ ਦਾ ਹੋ ਸਕਦਾ ਹੈ ? 


ਜ਼ਰਾ ਗੌਰ ਨਾਲ ਉਤਲੇ ਮਹਾਂਵਾਕ ਨੂੰ ਪੜ੍ਹਿਆਂ ਪਤਾ 
ਲਗੇਗਾ ਕਿ ਪਹਿਲੀ ਤੁਕ “ਪਹਿਲਾ ਮਰਣੁ ਕਬੁਲਿ ਜੀਵਣ 
ਕੀ ਛਡਿ ਆਸ” ਦੇ ਅਸਲੀ ਮਤਲਬ ਨੁੰ ਦੁਸਰੀ ਤੁਕ - 
“ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ” ਸਾਫ 
ਕਰ ਦੇਂਦੀ ਹੈ। ਪਹਿਲੀ ਤੁਕ ਵਿਚ ਮਰਨ ਦਾ ਅਰਥ 
ਸੱਚਮੁਚ ਮਰਨਾ ਨਹੀਂ, ਐਪਰ ਮਨ ਨੂੰ ਐਸੇ ਨਿਰਮਾਣਤਾ 
ਦੇ ਦਰਜੇ ਤਕ ਨਿਵਾਣਾ ਹੈ, ਜਿਥੇ “ਸਭਨਾ ਕੀ ਰੇਣੁਕਾ', 
ਦਾ ਅਰਥ ਘਟ ਸਕੇ। “ਸਭਨਾ ਕੀ ਰੇਣੁਕਾ”, ਹਉਮੈ ਭਰੇ 
ਮਨ ਕੋਲੋਂ ਮੌਤ ਦੇ ਬਰਾਬਰ ਦੀ ਮੰਗ ਹੈ। ਮਰਿਆ ਹੋਇਆ 


%। 53੧0੫ 18£[। 5।੧੬। .। ੬00) 


[ਆ 


ਦੇ ਕਾਬਿਲ ਸਮਝਿਆ ਜਾ ਸਕਦਾ ਹੈ। ਜੀਵਨ ਦੀ 


ਪ੍ਰਤੀਤ ਹੁੰਦਾ ਹੈ। ਏਥੇ ਸੈਸਾਰੀ ਜੀਵਨ ਦੀ ਉਕੀ ਆਸ 
ਖਤਮ ਹੋ ਚੁਕਦੀ ਹੈ। ਏਸ ਅਵਸਥਾ ਵਲ ਸਾਹਿਬ ਗੁਰੂ 
ਗੋਬਿੰਦ ਸਿੰਘ ਜੀ ਦਾ ਇਸ਼ਾਰਾ ਹੈ, ਜਦ ਆਪ ਫੁਰਮਾਉਂਦੇ 
ਹਨ “ਚਿਤ ਨ ਭਯੋ ਹਮਰੋ ਆਵਨ ਕਹ। ਚੁਭੀ ਰਹੀ ਸੁਤਿ 
ਪ੍ਰਭ ਚਰਨਨ ਮਹ । 


ਸਕਦਾ ਹੈ ਅਤੇ ਮਾਤ ਲੋਕ ਦੀ ਖੇਡ ਨੂੰ ਕਾਇਮ ਰੱਖਣ 
ਵਾਸਤੇ, ਨਾ ਕਦੀ ਹੋਣਾ ਚਾਹੀਦਾ ਹੈ। ਇਸ ਦ੍ਰਿਸ਼ਟੀ ਤੋਂ 


“ਆਤਮ ਮਾਰਗ”, ਨਵੰਬਰ, 2003 


੧3।101181151631)62£11131.੮0।੧) 


ਹਿਮਾਲੀਅਨ ਯੋਗੀ ਦਾ ਸੈਗ 
(30010 0101 17111313931੧ 035੧੦) 


ਡਾ. ਜਸ਼ਟਿਨ ਓਬਰਾਇਨ 


ਬੈਠਣਾ ਚਾਹੀਦਾ 
ਧਿਆਨ ਜਦੋ ਤੁਹਾਨੂੰ 
ਧਿਆਨ ਇਕ ਭੁੱਖ ਲੱਗੀ ਹੋਵੇ, 
ਸਵੈ ਘਾਲਣਾ ਹੈ, ਤੁਸੀਂ ਬਹੁਤ ਖਾ 
ਇਕ ਆਪਣੇ ਲਿਆ ਹੋਵੇ, ਜਾਂ 
ਆਪ ਦੇ ਅੰਦਰ ਤੁਸੀਂ ਥੱਕੇ ਹੋਵੇਂ, 
ਦੀ ਖੋਜ ਹੈ, ਜਾਂ ਤੁਹਾਨੂੰ ਨੀਂਦ 
ਧਿਆਨ ਨਾਲ ਆ ਰਹੀ ਹੋਵੇ 
ਤੁਹਾਡੇ ਅੰਦਰ ਜਾਂ ਤੁਹਾਨੂੰ ਕੋਈ 
ਦੀਆਂ _ ਗੁੱਝੀਆਂ ਵੀ ਹਾਜ਼ਮੇ ਦੀ 
ਸ਼ਕਤੀਆਂ ਦਾ ਸਮੱਸਿਆ ਹੋਵੇ। 
ਪਤਾ ਲਗਦਾ ਹੈ, ਪਹਿਲਾਂ ਪਹਿਲਾਂ 
ਜਿਵੇਂ'` ਜਿਵੇਂ ਸਮਾਂ ਬਹੁਤਾ ਅਭਿਆਸ 
ਆਉਂਦਾ ਹੈ ਉਹ ਨਾ ਕਰੋਂ । 
ਸ਼ਕਤੀਆਂ ਅੱਗੇ 'ਧਅ ਨ 
ਆਉ ਦੀਆਂ ਹਨ। ਲਗਾਉਣ ਦਾ 
ਸੰਸਾਰ ਦੀ ਕੋਈ ਕੋਈ ਵੀ ਝੱਟਪਟ 
ਤਾਕਤ _ ਤੁਹਾਨੂੰ ਤਰੀਕਾ ਨਹੀਂ ਹੈ। 
ਉਹ ਨਹੀਂ ਦੇ ਜੇ ਤੁਹਾਡੀ 
ਸਕਦੀ ਜੋ ਤੀਬਰ ਇੱਛਾ 
ਧਿਆਨ, ਸਮਾਧੀ ਹੋਵੇ ਉਹ ਤੀਬਰ 
ਦੇ ਸਕਦਾ ਹੈ। ਜੇ ਇੱਛਾ ਹੀ 
ਤੁਸੀਂ ਤਰੀਕੇ ਤੁਹਾਨੂੰ ਅੱਗੇ ਲੈ 
ਨਾਲ ਸਮਾਧੀ ਜਾਂਦੀ ਹੈ। ਜੇ 
ਲਗਾਉਣੀ ਸਿੱਖ ਸੱਚਮੁੱਚ ਹੀ 
ਲਵੇਂ , ਬਹੁਤ ਤੁਸੀਂ ਜਾਨਣਾ 
ਥੋੜ੍ਹੀ ਦੇਰ ਵਿਚ ਡਾ. ਸਵਾਮੀ ਰਾਮ ਜੀ ਤੇ ਸੈਤ ਵਰਿਆਮ ਸਿੰਘ ਜੀ ਪ੍ਰਸੈਨ ਮੁਦਰਾ ਵਿਚ ਚਾਹੁੰਦੇ ਹੋ, 
ਤੁਸੀਂ ਸਿਖਰ ਤੋਂ ਤੁਸੀਂ ਕੌਣ ਹੋ? 


ਪਹੁੰਚ ਜਾਓਗੇ, ਪਰ ਤੁਹਾਨੂੰ ਤਕਨੀਕ ਪਤਾ ਹੋਣੀ 
ਚਾਹੀਦੀ ਹੈ। ਇਕ ਨਵੇਕਲੀ ਥਾਂ ਤੇ ਇਕ 
ਨਿਰਧਾਰਿਤ ਸਮੇ ਤੇ ਬੈਠਣਾ, ਭਾਵੇ' ਪੰਜ ਮਿੰਟ 
ਵਾਸਤੇ ਹੀ ਕਿਉ ਨਾ ਹੋਵੇ ਜਾਂ ਦਸ ਮਿੰਟ ਵਾਸਤੇ 
ਹੀ ਕਿਉ ਨਾ ਹੋਵੇ, ਸਵੇਰੇ ਸ਼ਾਮ ਦੋਨੋ ਹੀ ਵਕਤ 
ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਧਿਆਨ ਦੀ ਕਲਾ 
ਦਾ ਬਹੁਤ ਹੱਦ ਤਕ ਪਤਾ ਲਗ ਜਾਂਦਾ ਹੈ। 


$।। 53੮2੫੫ 18੬੧ 51੧ .। ੬018੧ 


੧3।10181151631)60£11131.੮0।੧) 


ਕਿ=। ਹੈ 
ਜਿਵੇਂ ਉਨ੍ਹਾਂ ਨੂੰ ਪਤਾ ਹੀ ਨਾ ਹੋਵੇ।” 
ਮੈਂ ਕਿਹਾ, “ਸਵਾਮੀ ਜੀ ਸੌਣ ਲੱਗੇ ਸੀ।” 
“ਕਿਉ 1” 


ਸਵਾਮੀ ਜੀ ਕਹਿਣ ਲੱਗੇ, “ਅੱਜ ਅਸੀਂ ਪਾਰਟੀ 
ਕਰਦੇ ਹਾਂ, ਮੈਂ ਸਾਰਾ ਖਾਣਾ ਬਣਾਵਾਂਗਾ, ਤੁਸੀਂ ਸਾਰੇ ਮੇਰੀ 


ਸਵਾਮੀ ਜੀ ਕਹਿਣ ਲੱਗੇ, ਨਹੀਂ ਨਹੀਂ ਬਰੋਕੋਲੀ, 
(ਫੁੱਲਗੋਭੀ ਵਰਗੀ) ਨਹੀਂ ਪਹਿਲਾਂ ਮਿਰਚਾਂ ਦਿਓ । ਚਾਵਲਾਂ 


%। 53੧0੫ 18£[। 5।੧੬। .। ੬00) 


21 


ਰਾਤ ਦਾ ਇਕ ਵੱਜ_ਚੁਕਾ ਸੀ_ ਜਦੋਂ ਅਸੀਂ ਕਮਰੇ 
ਵਿਚ ਗਏ, ਗੱਦੀਆਂ ਤੇ ਬੈਠੇ ਸਵਾਮੀ ਜੀ ਨੇ ਅਰਦਾਸ 


ਸਵਾਮੀ ਜੀ ਕਹਿਣ ਲੱਗੇ, ਸਾਨੂੰ ਇਸ 
। ਸਾਨੁੰ ਹਿਮਾਲਿਆ 


ਲਤ 


1444 
ਰੰ 


ਤੀ ਗੋ 
ਕਪ 
ਮਰ 
ਰਹ 
ਨ 


ਹਕ 


ਪੰ 
ਹੂ 
ਪ੍ਰ 


ਗੀ ਹੈ ਤੂ 4 ਕਾਰ 

ਹਕ ਪਤ ] 

ਰ੍ ੧ ਰੰ 
ਜਲਿ 


ਭੂਮ ਤ 
ਰੰ 

ਵੇ. 

੩ 

੨4 


੧3।101181151631)62£11131.੮0।੧) 


ਉ[ਦਦਊ ਉਉਤਨ£ 2 ਤੇ ਛਉਇਆਣਉਦੂਉ ਨ? ਊ9ਦਏ  £ 
ਮਿ ਹੂ ਰਜ ਤੁ ਤਉ ਰਿ, ਨ ੪ ਰ ਸਉ 
ਰੇ ਇ (੨੧. ਤੀ ਭਵ ਪੰ ਇਨ ਇਛ ਦ੍ ਟੂ 
੧੪ ਵਿ ਰ 11141 ਕੀ 
ਪਲ ਇਉ ਮਤ ਇੰ >> ਰੱ ਉਠ _ ਨ (ਤੌ ਤੋ ਿ 
ਨ ੰਠ ਉ ਦਿ ' ਕੰ ਹ ਇਉ ਨੈ ਹੋ ਸੀ ੨ 468, 
ਹੀ ਤੇ ਉਨ ਸਿ ਟੇ ਉਨ 
ਇਤਿ ਸਿ? 9 3 ਨ ਨ ਰਲ ੇ ਉਰਿ 
'ਡਿ ਇਉ ਵਿਦ ਇੰ ਤਉ, ਟਿ ਆ ਰੇ ਇਵ 
ਇਏ > ੧੬੯੭ ਰਿ ਰਿ ੍ ਰਿ 
ਉਝ ਤਵ ਉਸ 1 06 ਪੀ ॥ 
ਇੰ? ਉਤ ਪਉ,” ਤੀ ੍ ਇ ੮ ।. ਇੰ, ਅੰ = ਰਿ 
ਦੇ 5 ਹਰ ਤਤ ਿ 5 4 
ਇ ਉਇ ਕਸ ੧੮ ਫੀ ਦੂ ਤਦ ਵਿ ਤੈ 
ਵਹ ਤਰ ਵਿ ਵਿ ਨੂ $ ਭੈ ? ਨ ਿ ਟੇ 
ਹੂੰ ਵਿ ਛੁ ਉਇ ਡਿੱਲਿ 6  ॥ 


(ਬਾਕੀ ਪੰਨਾ 34 ਤੇ) 


22 


“ਆਤਮ ਮਾਰਗ”, ਨਵੰਬਰ, 2003 


੧3।10181151631)60£11131.੮0।੧) 


%। 53੧0੫ 18£[। 5।੧੬। .। ੬00) 


ਘਰ ਹੀ ਮਹਿ ਅੰਮ੍ਰਿਤੁ ਭਰਪੂਰ ਹੈ 
ਸੰਤ ਵਰਿਆਮ ਸਿੰਘ ਜੀ 
ਬਾਨੀ ਵਿ. ਗੁ. ਰੂ. ਮਿਸ਼ਨ/ 


(ਮਿਤੀ 31-7-97 ਨੂੰ ਧਸ਼ੋਟ ਵਿਚ ਲੱਗਿਆ ਦੀਵਾਨ) ਜੇ ਨਿਗੂਾ ਵਿਚ ਸ਼ਕਤੀ ਹੈ ਤਾਂ ਹੀ ਤੌੜੀਆਂ 
ਲਾਉਂਦੇ ਨੇ। ਬੱਚੇ ਨੂੰ ਜੀ ਫਲਾਣਾ ਨਜ਼ਰ ਲਾ ਗਿਆ, 
ਨਜ਼ਰ ਲਗਦੀ ਹੈ ਬਿਲਕੁਲ। ਇਹ ਸ਼ਕਤੀ ਹੈ ਅੱਖਾਂ ਵਿਚ 
ਸੋ ਮੈਂ ਕੱਲ੍ਹ ਬੇਨਤੀ ਕਰੀ ਸੀ ਕਿ ਗੁਰੂ ਗੋਬਿੰਦ ਸਿੰਘ _ਬਦ-ਅੱਖ ਕਹਿੰਦੇ ਨੇ ਇਸ ਨੂੰ 'ਬਦ-ਅੱਖ`। ਜਿਹੜੀ ਨੇਕ 


(ਲੜੀ ਜੌੜਨ ਲਈ ਦੇਖ, ਅਕਤੂਬਰ ਅੰਕ, ਪੁੰਨਾ-5) 


ਮਹਾਰਾਜ ਜੀ ਬਾਰੇ ਅੱਖ ਹੈ ਉਹ ਸ਼ਾਂਤੀ 
ਕਹਿੰਦੇ ਕਿ ਉਹ ਦਿੰਦੀ ਹੈ। “ਬਦ- 
ਕੋਈ ਕਲਾਮ ਪੜ੍ਹਦੇ ਅੱਖ” ਜਿਹੜੀ ਹੈ 
ਸੀ। _ ਜਿਹੜਾ ਉਗ੍ਹ ਵਿਘਨ 
ਅੰਰੈਗਜੇਬ ਦਾ ਪਾਉਂਦੀ ਹੈ। 
ਜਸੁਸ ਸੀ ਉਸ ਨੇ ਲੇ 
ਕਿਹਾ ਕਿ ਜਿਸ ਦੇ ਹਸ 
ਉਤੇ ਛਿੱਟਾ ਮਾਰਦੇ ਜੀ ਨੰ ਨੌਤਰਾਂ ਦਾ 
੨ ੩ ਜੌ ਸਾਰਾ ਕੇਦਰ 
ਰਿ ਇ ਜੀ, ਉਹ ਸਾਰੀ 
ਨਹੀਂ ਉਸ ਦਾ ਸਿਰ ਸ਼ਕਤੀ ਕੇੱ'ਦਰਿਤ 
ਕਿਹ ਵੇਲੇ ਜੜ ਕਰ ਦਿੱਤੀ ਜਲ ਦੇ 
ਗਿਆ। ਉਸੇ ਵੇਲੇ ਉਤੇ ਤੇ ਨਾਲ 
ਉਠ ਕੇ ਖੜ੍ਹੇ ਹੋ ਦਿ 
ਇਆ ਨੇ ਉਸ ਦੇ ਵਿੱਚ। 
ਪਾਣੀ ਮੰਗਾਇਆ ਉਹ_ ਥੋੜ੍ਹਾ ਜਿਹਾ 
ਬਾਟਾ ਰੱਖਿਆ ਤੇ ਪਾਣੀ ਬਾਹਰ ਗਿਰ 
ਗੁਰੁ ਮਹਾਰਾਜ ਨੇ ਗਿਆ। ਦੋ ਚਿੜੇ 
ਕੌਈ __ਕਲਾਮਾਂ ਆਏ ਉਨ੍ਹਾਂ ਨੇ ਪੀ 
ਪੜ੍ਹਹੀਆਂ। ਖਬਰ ਲਿਆ। ਵਿ 
ਦਿੰਦਾ ਸੀ ਉਹ ਦਦ ਦ ਇਨ੍ਹਾਂ ਦਾ। 
ਸਾਰੀ। _ ਗੁਰੂ ਇੱ 
ਲੀ ਗਏ। ਉਸ ਵੇਲੇ 
ਬਾਣੀਆਂ ਪੜ੍ਹੀਆਂ। ਬਾਬਾ ਬੁਢਾ ਜੀ ਦੀ 
ਨੇਤਰ ਜਿਹੜੇ ਸੀ ਅੰਲਾਦ ਵਿਚੋਂ ਰਾਮ 
ਉਰ ਜਲ ਦੇ ਉੱਤੇ ਕੌਰ ਰਾ 
੫ । ਤਕ ਦਿ ਮਾਤਾ ਜੀਤੋਂ`_ ਜੰ 
ਬਹੁਤ ਜ਼ਬਰਦਸਤ । ਕਹਿਣ ਲੱਗੇ, “ਮਾਤਾ ਜੀ! ਗੁਰੂ ਮਹਾਰਾਜ ਜੀ ਨੇ 
ਇਸ ਤਰ੍ਹਾਂ ਕਹਿੰਦੇ ਨੇ ਕਿ ਤੌੜੀ ਲਾ ਦਿਓ। ਨਵਾਂ ਜਲ ਬਹੁਤ ਸ਼ਕਤੀ ਵਾਲਾ ਬਣਾ ਦਿੱਤਾ। ਸਿੰਘਾਂ ਤਾਂ 
ਮਕਾਨ ਬਣਾ ਲਿਆ. ਤੌੜੀ ਲਾ ਦਿੱਤੀ। ਸਹਿਆ ਨਹੀਂ ਜਾਣਾ ਇਹ। ਐਨੀ ਤਾਕਤ ਪ੍ਰਵੇਸ਼ ਕਰ 
੍‌ ਜਾਣੀ ਹੈ ਕਿ ਇਨ੍ਾਂ ਤੋਂ ਸਹਿ ਨਹੀਂ ਹੋਣਾ। ਤੁਸੀਂ ਕਿਰਪਾ 


ਪੁੱਛਿਆ, “ਤੌੜੀ ਕਾਸਨੂੰ ਲਾਈ ਹੈ ?” ਤਦ 
ਕਹਿੰਦੇ, “ਜੀ ਨਿਗ੍ਹਾ ਨਾ ਲਾ ਦਏ ਕੋਈ।” ਉਸ ਵੇਲੇ ਮਾਤਾ ਜੀ ਪਤਾਸ਼ੇ ਲੈ ਕੇ ਆਉਂਦੇ ਨੇ। 


23 “ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00) ੧ਿ3।1013।1516।3।$6£111311.੮0।1੧ 


ਮਹਾਰਾਜ ਕਹਿੰਦੇ, “ਅੱਛਾ ਹੋ ਗਿਆ - 
ਭਲੋ ਭਲੋ ਤੂੰ ਚੱਲਿ ਕਰਿ ਆਈ/ 
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ - 5056 
ਬਹੁਤ ਚੰਗਾ ਹੋਇਆ - 
ਨੀਰ ਬਿਧੈ ਪਾਈ ਮਧਰਾਈ। 
ਨਾਤੁਰ ਪੰਥ ਹੋਤਿ ਬਡ' ਕੂਰਾ / 
ਤੋਜ ਕਰੱਧ ਕਲਹਾ ਕਰ ਪੂਰਾ # 
ਸ੍ਰ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ - 5056 


ਲਓ। ਅਸੀਂ ਅੰਮ੍ਰਿਤ ਛਕਾ ਰਹੇ ਸੀ ਮੁੰਡੀ ਖਰੜ ਪਿੰਡ ਹੈ 
ਉਥੇ ਨਿਰੰਕਾਰੀ ਬਹੁੜੇ ਸੀ। ਉਨ੍ਹਾਂ ਵਿਚੋਂ ਬੀਬੀ ਕੋਈ 
ਕੀਰਤਨ ਸੁਣਦੀ ਰਹੀ । 


ਮਹਾਰਾਜ ਕਹਿੰਦੇ, ਪੰਜ ਕਿਸਮ ਦੀ ਸਿੱਖੀ ਹੁੰਦੀ ਹੈ। 
ਦੇਖਾ ਦੇਖੀ ਦੀ, ਭੇਖ ਦੀ, ਹਿਰਸ ਦੀ, ਸਿਦਕ ਦੀ, 
ਭਾਵਨੀ ਦੀ। 


ਸਿਦਕ ਤੇ ਭਾਵਨੀ ਦੀ ਦੋ. ਤਰ੍ਹਾਂ ਦੀ ਸਿੱਖੀ ਤਾਂ 
ਗਿਣੀ ਗਈ ਹੈ। ਬਾਕੀ ਜਿਹੜੀ ਸਿੱਖੀ ਹੈ ਉਹ ਗਿਣਤੀ 
ਵਿਚ ਨਹੀਂ ਆਉਂਦੀ। ਉਹ ਆਪਣੇ ਮਤਲਬ ਵਾਸਤੇ ਹੈ, 
ਦੇਖਾ ਦੇਖੀ ਵਾਸਤੇ ਹੈ, ਭੇਖ ਚੰਗਾ ਲੱਗਿਆ, ਭੇਖ ਧਾਰ 
ਲਿਆ। ਨਿਗੁਰਾ ਨਿਗੁਰਾ ਦੀ ਲਾਹਨਤ ਤੋ ਬੱਂਚਣ ਵਾਸਤੇ 
ਗੁਰੁ ਧਾਰਨ ਕਰ ਲਿਆ ਲੇਕਿਨ ਤਿਆਰ ਨਹੀਂ ਹੁੰਦੇ 


ਕਿਉਂ ? ਇਥੇ ਮੰਤਰ ਦੇਣਾ ਹੈ ਪੰਜ ਪਿਆਰਿਆਂ ਨੇ, ਜਿਸ 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00) 


ਨੇ ਰੱਬ ਦੇ ਨਾਲ ਮਿਲਾ ਦੇਣਾ ਹੈ, ਰੱਬ ਬਣਾ ਦੇਣਾ ਹੈ। 
ਮਿਲਾਉਣਾ ਕੀ ਹੈ ਉਸੇ ਨੂੰ ਰੱਬ ਬਣਾ ਦੇਣਾ ਹੈ - 
ਸੋਈ ਫਿਰਿ ਕੰ ਤੂ ਭਇਆ ਜਾ ਕਉਂ ਕਹਤਾ ਅਉਰੁ / 

ਪੰਨਾ - 3370 

ਮਹਾਤਮਾ ਦੇਖਦੇ ਸੀ 6-6 ਮਹੀਨੇ ਨਹੀਂ ਸੀ ਅੰਮ੍ਰਿਤ 


ਇਹ ਬਹੁਤ ਅਮੂਲੀ ਚੀਜ਼ ਹੈ, ਜੇ ਅਸੀਂ ਕਹਿੰਦੇ ਹਾਂ 
ਕਿ ਅੰਮ੍ਰਿਤ ਛਕ ਲਓ ਤਾਂ ਸਾਡੇ ਮਨ ਵਿਚ ਹੁੰਦਾ ਹੈ ਕਿ 
ਪ੍ਰਮੇਸ਼ਰ ਦੇ ਲੜ ਲੱਗ ਜਾਣ, ਜਮਾਂ _ਤੋੱ ' ਦਾ 


ਕਈਂ ਜਨਮ ਪੰਖੀ ਸਰਪ ਹੋਇਓ॥ 
ਕਈ ਜਨਮ ਹੈਵਰ ਸ੍ਰਿਖ ਜੋਇਓ॥ 
ਮਿਲ਼ ਜਗਦੀਸ ਮਿਲਨ ਕੀ ਬਗੰਆ / 
ਚਿਰੰਕਾਲ /ਇਹ ਦੋਹ ਸੰਜਗੀਆ॥ ਪੰਨਾ - 276 
ਕੰਤੇ ਭੁਖ ਬਿਰਖ ਹਮ ਚੀਨ ਕੇਤੇ ਪਸੂ ਓਪਾਏ# 
ਕੰਤੇ ਨਾਗ ਕੁਲੀ ਮਹਿ ਆਏ ਕੇਤੇ ਪੁੰਖ ਉਡਾਏ ॥ 
ਪੰਨਾ - 756 
83,99,999 ਜੂਨਾਂ ਜਿਹੜੀਆਂ ਅਸੀਂ ਦੇਖਦੇ ਹਾਂ 
ਨਾਂਹ, ਦੇ ਵਿਚੋਂ ਹੋ ਕੇ ਆਏ ਹਾਂ ਤੇ ਹੁਣ ਮਿਲ 
ਗਿਆ ਮਨੁੱਖਾ ਜਨਮ। ਚਾਹੇ ਤਾਂ ਸੈਭਾਲ ਲੈ ਚਾਹੇ ਮੁੜ 
ਕੇ ਫੇਰ ਇਸ ਦੇ ਵਿਚ ਦਾਖਲ ਹੋ ਜਾਹ। ਜੇ ਤੇਰਾ 


ਪੰਨਾ - 894 
ਕਹਿੰਦਾ, “ਕਿਰਪਾ ਕਰਕੇ ਇਹ ਤਾਂ ਦੱਸੋ ਜਿਹੜੇ ਨਸ਼ੇ ਪੀਂਦੇ 
ਨੇ ਇਨ੍ਹਾਂ ਦਾ ਕੀ ਹਾਲ ਹੋਏਗਾ ?” 


੧3।10181151631)62£11131.੮0।੧) 


ਆਪਣੀ ਲੜਕੀ ਨੂੰ ਮਾਰ ਦੇਣਾ। 
ਕਿਸੇ ਦਾ ਪੈਸਾ ਲੈ ਕੇ ਦੱਬ ਲੈਣਾ। 
ਕਿਸੇ ਦਾ ਵਿਸ਼ਵਾਸ ਲੈ ਕੇ ਘਾਤ ਕਰ ਦੇਣਾ। 
ਮਾਂ-ਬਾਪ ਨੂੰ ਤੰਗ ਕਰਨਾ। 
ਗਉ-ਗਰੀਬ ਨੂੰ ਮਾਰ ਦੇਣਾ। 
ਛੇਆਂ ਦਾ ਹੀ 5 ਅਰਬ 76 


[7 


ਅਨੌਕਾ ਜੂਨੀ ਭਗਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ/ 

ਫਿਰਿ ਮੁਕਤਿ ਪਾਏ ਲਾਭਗਿ ਚਰਣੀ ਸਤਿਗੁਰੂ ਸ਼ਬਦ ਸ਼ਣਾਏ ॥ 

ਪੰਨਾਂ - 920 

ਉਹ ਗੁਰ ਰੂ ਦੀ ਮਿਹਰ ਹੈ। ਗੁਰੂ ਕੱਢ ਦੰਦਾ ਹੈ ਕਿ 
ਸੀ ਕਿ 


੩ 


ਹੁ 
ਹਾ 


1 


੬4 


%। 53੧0੫ 18£[। 5।੧੬। .। ੬00) 


ਇੰ 


ਕਰੀ ਜਾਂਦੇ ਹਾਂ ਲੋਕਾਂ ਨਾਲ। ਮਹਾਰਾਜ ਕਹਿੰਦੇ - 
ਜਿਤ ਦੁਆਰੈ ਉਂਬਰੈ ਤਿਤੈ` ਲੋਹ ਉਥਗੰਰ 4 
ਪੰਨਾ - 853 


ਹੇ ਵਾਹਿਗੁਰ ! ਜਗਤ ਜਲ ਰਿਹਾ ਹੈ ਰੱਖ ਲੈ, ਜਿਥੋਂ 
ਦੀ ਲੰਘ ਸਕਦਾ ਹੈ ਲੈਘ ਜਾਣ ਦੇ। ਸਾਡਾ ਕਿਸੇ ਨਾਲ 


ਗੁਰੂ ਮੰਨਦੇ ਹੋ ਇਨ੍ਹਾਂ ਨੂੰ ਸਾਨੂੰ ਦ੍ਰੈਸ਼ ਨਹੀਂ ਕੋਈ ਵੀ, ਪਰ 
ਜਿਹੜੀ ਮੈਂ ਗੱਲ ਕਹਿਣੀ ਹੈ। ਉਹ ਧਿਆਨ ਨਾਲ ਸੁਣੋਂ, 


ਸਮਝਦੇ ਹੋ ਫੇਰ ਤਾਂ ਗੱਲ ਨਹੀਂ ਬਣਨੀ ਤੁਹਾਡੀ : ਗੁਰੂ 
ਜਿਹੜਾ ਹੈ ਇਹ - 
ਗੁਰ` ਪਰਮੇਸਰ ਏਕੇ ਜਾਣ ॥ ਪੰਨਾ - 864 


ਭਈ ਪਰਾਪਤਿ ਮਨੁਖ ਦੋਹਨੀਆ/ 
ਗੀਬਿੰਦ ਮਿਲਣ ਕੀ ਇਹ ਤੋਗੰ ਝਗੀਆ/ 


“ਆਤਮ ਮਾਰਗ”, ਨਵੰਬਰ, 2003 


੧3।10181151631)62£11131.੮0।੧) 


ਅਵਰਿ ਕਾਜ ਤੇਰੈ ਕਿਤੈ ਨ ਕਾਮ 

ਮਿਲ਼ ਸਾਧਸੰਗਤਿ ਭਜੁ ਕੇਵਲ ਨਾਮ/॥ ਪੰਨਾਂ - 72 
ਅਸੀਂ ਤੁਹਾਨੂੰ ਮਨੋਰੈਜਕ ਗੱਲਾਂ ਕਹਿਣ ਨਹੀਂ ਆਏ, 

ਅਸੀਂ ਰਾਹ ਦੱਸਣਾ ਹੈ ਕਿ ਇਸ ਰਸਤੇ ਪੈ ਜਾਓ, ਤੁਹਾਡਾ 

ਮਾਨਸ ਜਨਮ ਸਫਲ ਹੋ ਜਾਏਗਾ। 


ਵਿਚ ਕਹਿਣ ਲੱਗੇ ਹਾਂ ਤੇ ਜਦੋਂ ਤਿਆਰ ਹੋ ਗਈ ਉਸ 
ਵੇਲੇ ਇਸ ਦੀ ਸਿਫਤ ਕਰਦੇ ਹੋਏ ਭਾਈ ਗੁਰਦਾਸ ਦੂਜੇ 
ਸਾਨੂੰ ਪ੍ਰੇਰਨਾ ਕਰਦੇ ਨੇ, ਇਉਂ ਪੜ੍ਹ ਲਓ ਸਾਰੇ - 


ਭਾਈ ਗੁਰਦਾਸ ਜੀ ਦੀ ਵਾਰ 417 
ਉਸ ਤੋਂ ਬਾਅਦ ਗੁਰ ਮਹਾਰਾਜ ਤੋ ਬਹੁਤ ਸਾਰਿਆਂ 


ਨੇ ਅੰਮ੍ਰਿਤ ਛਕਿਆ। ਉਸ ਵੇਲੇ ਸੈਗਤ ਵਿਚ ਆਪ ਜੀ 


ਸਾਰੀ ਸੈਗਤ ਵੱਲ ਉਚਾ ਹੱਥ ਕਰਕੇ, ਸਿੰਘਾਂ ਵੱਲ 
ਇਸ਼ਾਰਾ ਕਰਕੇ, ਕੌਲ ਖੜ੍ਹ ਸਿੰਘ ਕਹਿਣ ਲੱਗੇ , 
“ਪਿਆਰਿਓ! ਇਹ ਮੇਰਾ ਰੂਪ ਬਣ ਗਏ ਨੇ!” 

ਮਮ ਸ੍ਰੂਪ ਤੁਮ ਅਬਿ ਭਏ, ਹੋ ਭਾ ਤੁਮਹਿ' ਸ੍ਰਪ/ 

ਸ਼ੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ - 5053 

ਮੈਂ ਤੁਹਾਡਾ ਸਰਪ ਬਣ ਗਿਆ ਹਾਂ, ਤੁਸੀਂ ਮੇਰਾ ਸਰੁਪ 
ਬਣ ਗਏ। ਤੁਹਾਡੇ ਵਿਚ ਤੇ ਮੇਰੇ ਵਿਚ ਹੁਣ ਕੋਈ ਫਰਕ 
ਨਹੀਂ ਰਿਹਾ, ਤੁਸੀਂ ਪੂਰਨ ਬ੍ਹਮਗਿਆਨ ਪ੍ਰਾਪਤ ਕਰ 
ਲਿਆ। 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00) 


ਬ੍ਰਹਮ ਗ੍ਯਾਨ ਦਿਢ ।ਿਦੋਂ ਹੂੰ ਪਦ ਅਤਿ ਲਨੈਨਿ ਅਨੂਪ / 
ਸ੍ਰ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ - 5053 
ਉਪਮਾ ਰਹਿਤ ਜਿਹੜਾ ਪਦ ਹੈ , ਉਹ ਤੁਸੀਂ ਲੈ 
ਲਿਆ ਹੈ। 
ਸ਼ਭਿਨਿ ਸੁਨਾਵਨਿ ਕਾਰਨੇ ਊਂਚੇ ਕੰਨਿ ਬਖਾਨ / 
ਸ੍ਰ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ - 5053 
ਐਨਾ ਉਚੇ ਬੋਲੇ ਤਾਂ ਕਿ ਜੋ ਦੂਰ ਤੱਕ ਸੈਗਤ ਬੈਠੀ 
ਸੀ ਉਹ ਸਾਰੀ ਸੁਣ ਲਵੇ । 


ਰਾਖਨੋ` /ਸਿੱਖੀ ਬੰਜ ਜਗ ਅੰਗਦ ਗੁਰ ਸਮਾਨ / 
ਸ਼ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ - 5053 


ਜਿਵੇਂ ਗੁਰ ਅੰਗਦ ਸਾਹਿਬ ਨੇ ਗੁਰ ਨਾਨਕ ਦੀ 
ਵਗ 
ਸੀ, ਅੱਜ ਸਾਡੀ ਲੱਗੀ ਹੋਈ ਕਸਵੱਟੀ ਦੇ ਵਿਚ ਇਹ ਪੂਰੇ 


ਉਤਰੇ ਨੇ। 
ਸ਼ਭਿ ਸੰਗਤਿ ਕੇ ਤਰਬੇ ਸਮਰਥ ਭੇ ਇਹ` ਪੰਚ / 
ਸ਼ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ - 5053 
ਹੁਣ ਸੰਗਤ ਨੰ ਤਾਰਨ ਵਾਸਤੇ ਇਹ ਪੰਜੇ ਜਿਹੜੇ 
ਨੇ ਇਹ ਸਮਰੱਥ ਹੋ ਗਏ । 
ਪੰਜ ਪਿਆਰਿਆਂ ਦੀ ਜਿਹੜੀ ਪਰਣਾਲੀ ਚੱਲੀ 
ਇਹ ਕਹਿੰਦੇ ਸਮਰੱਥ ਹੈ ਤਾਰਨ ਵਾਸਤੇ, ਦੁਨੀਆਂ 
ਤਾਰਨ ਵਾਸਤੇ । 
ਜਾਨਹੁ' #ਹਿ ਸ਼ਮਾਨ ਤਿਨ ਭੇਦ ਰਹਯੋ ਨਹਹਿ' ਰਚ ॥ 
ਸ਼ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ - 5053 
ਭੋਰਾ ਜਿੰਨਾ ਵੀ ਭੇਦ ਨਾ ਰਿਹਾ - 
ਯਾ ਮੈ ਰੰਚ ਨ ਮਿਥਿਆ ਭਾਖੀ॥ 
ਪਾਰਬ੍ਰਹਮ ਗੁਰ ਨਾਨਕ ਸ਼ਾਥੀ/ _ਸ਼ਰਸ਼` ਲੋਹ ਗ੍ਰੰਥ 'ਚੱ 
ਆਤਮ ਰਸ ਜਿਹ ਜਾਨਗੀ, ਸੋ ਹੈ ਖਾਲਸ ਦੇਵ 
ਪ੍ਰਭਾ ਮਹਿ, ਮੈ ਆੰਹ, ਤਾਸ਼ ਮਹਿ, ਰੰਚਕ' ਨਾਹਨ ਭੋਵ/ 
(ਸ਼ਰਬ' ਲੋਹ ਗ੍ਰੰਥ 'ਚੋਂ) 


॥2]:੬੧੭ 


ਹਰੀ ਰਤ ਉਰ ਵਿਰਦਿ 
ਤਰ੍ਹਾਂ ਵੇਲ ਚਲਦੀ ਹੈ ਕਿੰਨੀ ਫੈਲ ਗਈ, ਉਹ ਇੱਕ ਵੇਲ 


੧3।1018115163160£11131.੮0।੧) 


ਨਹੀਂ ਰਹਿੰਦੀ, ਵੇਲਾਂ ਹੀ ਵੇਲਾਂ ਹੋ ਗਈਆਂ। 
ਕੱਲ੍ਹ ਸੈਤਾਂ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਗੁਰੂ 
ਮਹਾਰਾਜ ਜੀ ਨੇ ਵੇਲ ਨੂੰ ਵਧਾਇਆ ਗੁਰੂ ਨਾਨਕ 


ਜਾਗਤ ਜੋਤਿ ਜਧੈ ਨਿਸ਼ ਥਾਸ਼ੁਰ, 
ਏਕਾ ਬਿਨਾਂ ਮਨ ਨੈਕ ਨ ਆਨੰ4 
ਬ੍ਰਤ ਗੌਰ ਮੜੀ ਮਟ ਡੂਲ ਨ ਮਾਨੰ॥ 
ਤੀਰਥ _ ਦਾਨ ਦਇਆ ਤਪ ਸੰਜਮ), 
ਏਕਾ ਬਿਨਾ ਨਹਿ ਏਕ ਪਛਾਨੈ ॥ 


-2. 

ਕਹਿਣ ਲੱਗੇ ਤੁਸੀਂ ਜਾਗਦੀ ਜੋਤ ਜੋ ਵਾਹਿਗੁਰ ਜੀ 
ਸਾਰੇ ਘਟ-ਘਟ ਵਿਚ ਵਿਆਪਕ ਹੈ। ਉਸ ਦਾ ਜਾਪ 
ਕਰਨਾ ਹੈ ਵਾਹਿਗੁਰੁ ਮੰਤਰ ਨਾਲ ਮੁਲ ਮੰਤਰ ਨਾਲ। ਉਸ 
ਵੇਲੇ ਤੁਹਾਡੇ ਵਿਚ ਤੇਜ ਆਏਗਾ ਤੇ ਨਾਲ ਦੀ ਨਾਲ 


%। 5320੫ 18£[। 5।੧੬। .। ੬00੧ 


27 


ਸੋਵ ਕਗੰ ਇਨਹੀ ਕੀ ਭਾਵਤ, 

ਅਉਰ ਕਾ ਸੇਵ ਸ਼ਹਾਤ ਨ ਜੀ ਕੇ / 
ਦਾਨ ਦਯੋ ਇਨਹਾਂ ਕੇ ਭਲੋਂ, 

ਅਰ ਆਨ ਕੇ ਦਾਨ ਨ ਲਾਗਤ ਨੀਕੇਂ ॥ 


ਨਹੀਂ ਜੀ, ਅਸੀਂ ਤਾਂ ਲੈਂਟਰ ਵਾਲਾ ਘਰ ਪਾਉਣਾ ਹੈ। ਰੱਬ 
ਦੇ ਪਿਆਰਿਆਂ ਨੂੰ ਕੋਈ ਘਾਟਾ ਨਹੀਂ - 

ਨਵ ਨਿਯੀ ਅਠਾਰਹ ਸਿ ਪਿਛੈ ਲਗੀਆ /ਫਿਗਹਿ 

ਜੋ ਹਰਿ ਹਿਰਦੈ ਸ਼ਦਾ ਵਸ਼/ਇ॥ ਪੰਨਾ - 649 

ਇਕ ਮੇਰੇ ਮਿਲਣ ਵਾਲੇ ਮਹਾਤਮਾ ਸੀ। ਉਨ੍ਹਾਂ ਨਾਲ 
ਅੰਦਰਲੀਆਂ ਗੱਲਾਂ ਚੱਲ ਪਈਆਂ। 

ਉਹ ਕਹਿੰਦੇ,“ਜਿੰਨਾ ਮੈਨੂੰ ਖਰਚ ਚਾਹੀਦਾ ਹੁੰਦੈ ਮੈਂ 
ਇਸ ਤਰ੍ਹਾਂ (ਫੈਲਾ ਦੇਣਾ) ਕਰ ਦੇਣਾ ਹੱਥ, ਉਨੋ ਪੈਸੇ ਮੇਰੇ 
ਹੱਥ ਵਿਚ ਆ ਜਾਂਦੇ ਹਨ।” 


ਇਕ ਮਹਾਤਮਾ ਨਹੀਂ ਮੈਨੂੰ ਬਹੁਤ ਸੈਤਾਂ ਦਾ ਪਤਾ 
ਹੈ ਪਹਿਲਿਆਂ ਦਾ। 


ਉਹ ਕਹਿੰਦੇ, “ਖਰਚ ਕੇ ਜਿੰਨੇ ਬਾਕੀ ਬਚਣੇ ਉਸੇ 
ਤਰ੍ਹਾਂ ਹੱਥ ਅੱਗੇ ਕਰ ਦੇਣਾ ਤੇ ਉਹ ਧਰਤੀ ਤੇ ਨਹੀਂ ਸੀ 
ਗਿਰਦੇ। ਉਥੇ ਹੀ ਖਤਮ ਹੋ ਜਾਂਦੇ ਸੀ। ਕੋਈ ਵੀ ਕੰਮ 
ਕਰਨਾ ਹੋਵੇ । ਮੈਂ ਇਕ ਵਾਰ ਧਾਰ ਲਿਆ ਕਿ 100 ਰੁਪਿਆ 


“ਆਤਮ ਮਾਰਗ”, ਨਵੰਬਰ, 2003 


੧3।10181151631)60£11131.੮0।੧) 


ਜਾਓ ਤਾਂ 100/- ਰੁ: ਗੱਲ ਕਰਨ ਦਾ ਲੈਣਗੇ। ਸਮਾਗਮ 
ਦੇ ਵਿਚ 12,000 ਤੋਂ ਵੱਧ ਮਰੀਜ਼ਾਂ ਨੂੰ ਮੁਫਤ ਦੇਖਿਆ 
ਜਾਂਦਾ ਹੈ। ਲੰਗਰ ਚਲਦਾ ਹੈ ਬਿਨਾ ਰੁਕੋ ਹੈ, ਕੋਈ ਮੌਕਾ 
ਐਸਾ ਨਹੀਂ ਹੈ ਕਿ ਜੇ ਕੋਈ ਬੈਦਾ ਆਵੇ ਕਹੇ ਜੀ ਪ੍ਰਸ਼ਾਦੇ, 


ਇਕ ਨਹੀਂ ਅਨੇਕਾਂ ਗੱਲਾਂ ਚਲ ਰਹੀਆਂ ਨੇ। ਮੇਰੇ ਤਾਂ 
ਯਾਦ ਹੀ ਨਹੀਂ ਹਨ। ਸਿੰਘਾਂ ਦੇ ਯਾਦ ਨੇ ਕਿ ਆਹ ਵੀ 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00) 


ਵਾਜਾ 
ਦੀ 
੩ 
੨ ਪਊ 
ਤੂਤ 
3 ੫ ਤੇ. ਆ 
ਤਕ ਕਰ 


ਪਿ 


ਕਰਿਆ। ਤੁਸੀਂ ਤਾਂ ਪੈਸੇ ਦਿੰਦੇ ਹੋ ਅਸੀਂ ਤਾਂ ਸਰੀਰ ਵੀ 
ਨਾਲ ਹੀ ਦਾਨ ਕਰ ਦਿੱਤੇ। ਮਨ ਵੀ ਦੇ ਦਿੱਤਾ, ਤਨ ਵੀ 
ਦੇ ਦਿੱਤਾ ਤੇ ਧਨ ਵੀ ਦੇ ਦਿੱਤਾ, ਸਾਰਾ ਕੁਝ ਕਿਉਂ ਇਹ 
ਬ੍ਹਮਗਿਆਨੀ ਆਪਣਾ ਆਪਾ ਵਾਰ ਰਹੇ ਨੇ - 


<< 


੧3।10181151631)60£11131.੮0।੧) 


ਰਹਿਣਗੀਆਂ। ਇਉ ਪੜ੍ਹ ਲਓ - 


ਜਬ ਲਗ ਖਾਲਸਾ ਰਹੇ ਨਿਆਰਾ ॥ 
ਤਬ ਲਗ ਤੇਜ ਦੀਓ ਮੈ' ਸ਼ਾਰਾ/ 
ਜਬ /ਇਹ` ਗਹੈ ਬਿਪਰਨ ਕਾ ਗੰਤ / 
ਹੈ ਨੇ ਕਰੋ' ਇਨ ਕਾਂ ਪ੍ਰਤੀਤ/ (ਸ਼ਰਬ` ਲੋਹ` ਗ੍ਰੰਥ 'ਚੋਂ) 
ਦੋਏ ਗੱਲਾਂ ਦੱਸ ਦਿੱਤੀਆਂ ਮਹਾਰਾਜ ਨੇ । ਜਦੋਂ ਤੱਕ 
ਤੂੰ ਬੈਦਗੀ ਕਰੇਂਗਾ, ਸਾਰੀ ਸ੍ਰਿਸ਼ਟੀ ਨੂੰ ਪ੍ਰਮੇਸ਼ਰ ਦਾ ਰੂਪ 


<< 


ਸਗ ਰੀ ਸਿਰੀ ਵਾਸਤੇ ਕਹੇਗਾ ਕਿ - 


ਜਗਤੁ ਜਲੰਦਾ ਗਖਿ ਲੈ ਆਪਣਾ ਕਿਰਪਾ ਧਗੰਰ/ 
ਜਿਤੁ ਦੁਆਰੈ ਉਬਰੈ ,ਤਿਤੈ ਲਹ ਓਬਾਰਿ/ 
ਪੰਨਾ - 853 

ਤੇਰਾ ਚਰਿੱਤਰ ਨਿਆਰਾ ਰਹੇਗਾ, ਗਰੀਬਾਂ ਦਾ ਮਿੱਤਰ 
ਰਹੇਂਗਾ, ਦੀਨਾਂ ਦਾ ਸਹਾਈ ਰਹੇਂਗਾ, ਉਸ ਵੇਲੇ ਤੈਨੂੰ, ਮੈਂ 
ਉਚਾ ਚਰਿੱਤਰ ਦਿੱਤਾ ਹੈ। ਜੇ ਇਸ ਚਰਿੱਤਰ ਨੂੰ ਕਾਇਮ 
ਰੱਖੇਂ` ਤਾਂ ਮੇਰਾ ਤੇਜ, ਗੁਰੂਆਂ ਦਾ ਤੇਜ ਤੋਰੇ ਵਿਚ 
ਵਰਤੇਗਾ। 

ਮਹਾਤਮਾ ਦਾ ਕੀ ਫਰਕ ਹੁੰਦਾ ਹੈ ? ਜਿਹੜੇ ਬੈਦਗੀ 
ਕਰਦੇ ਨੇ ਕਿੰਨਾ ਜਲਾਲ ਤੇ ਤੇਜ ਹੁੰਦਾ ਹੈ। ਹੁਣੇ ਸੈਤਾਂ 
ਨੇ ਦੱਸੇ ਸੀ ਬਹੁਤ ਸਾਰੇ ਬਚਨ। ਉਹ ਦਿਖਾਉਂਦੇ ਨਹੀਂ ਹੁੰਦੇ 
ਸੈਤ ਕਦੇ ਵੀ, ਸਮਾਅ ਕੇ ਰੱਖਦੇ ਨੇ, ਜਰ ਕੇ ਰਖਦੇ ਨੇ, 
ਭਲਾ ਕਰਦੇ ਨੇ ਸੈਸਾਰ ਦਾ, ਅੰਦਰ ਤੇਜ ਹੁੰਦਾ ਹੈ ਪੁਰਾ, 
ਜਮਦੁਤ ਦੀ ਤਾਕਤ ਨਹੀਂ ਕਿ ਆ ਜਾਵੇ। ਜਿਹੜੇ ਸੇਵਾ 
ਕਰਦੇ ਨੇ - 

ਸ਼ਾਧਸ਼ੰਗਿ ਧਰਮ ਰਗਇ ਕਰੇ ਸੋਵਾ॥ ਪੰਨਾ - 277 

ਧਰਮਰਾਜ ਡਰਦਾ ਸੇਵਾ ਕਰਦਾ ਹੈ ਕਿ ਇਹ ਸਾਧੂਆਂ 
ਦੀ ਸੈਗਤ ਵਿਚ ਰਹਿੰਦਾ ਸੀ। 


ਸ਼ਾਧ ਕੰ ਸੰਗਿ ਸੋਭਾ ਸ਼ਰਦੇਵਾ ਪੰਨਾ - 277 


ਦੇਵਤਿਆਂ ਦੇ ਦੇਸ਼ ਵਿਚ ਸੋਭਾ ਹੋਣ ਲੱਗ ਜਾਂਦੀ ਹੈ, 
ਜਿਹੜੇ ਜੁੜੇ ਹੋਏ ਨੇ। ਜਿਹੜੇ ਟੁੱਟੇ ਹੋਏ ਨੇ ਮਹਾਰਾਜ ਕਹਿੰਦੇ 


%। 53੧0੫ 18£[। 5।੧੬। .। ੬00) 


ਇੰ 


ਮਹਾਰਾਜ ਕਹਿੰਦੇ, 
ਨਾਲ ਲਾਹਿਓ |” 


ਉਹ ਲਾਹ ਲਈ ਤੇ ਇਕ ਖੋਤਾ ਫੜ ਲਿਆ ਤੇ ਉਸ 


“ਇਸ ਦੀ ਖੱਲ ਬੜੇ ਧਿਆਨ 


ਦਿੱਤਾ ਕਣਕਾਂ ਖੜ੍ਹੀਆਂ ਸੀ, ਫਸਲਾਂ ਸੀ। ਉਸ 
ਨੇ ਕਿਹਾ ਮੌਜਾਂ ਬਣੀਆਂ, ਖੋਤਾ ਕਦੇ ਮੁੜ ਕੇ ਘਰ 
ਨੂੰ ਨਹੀਂ ਜਾਂਦਾ ਪਰਤਿਆ ਕੇ ਦੇਖ ਲਓ, ਉਸਨੂੰ ਕੈਨ ਤੋਂ 


ਥੋੜ੍ਹਾ ਬਹੁੜਾ ਘੁੰਮ-ਘੁੰਮਾ ਕੇ, ਖੋਤਾ ਨਹੀਂ ਕਦੇ ਵੀ 
। ਉਸ ਨੂੰ ਤਾਂ ਮੌਜਾਂ ਹੀ ਬਣ ਗਈਆਂ ਨੇੜੇ ਕੋਈ 

ਜਾਵੇ ਨਾ। ਮੌਜ ਨਾਲ ਖਾਵੇ, ਮੌਜ ਨਾਲ ਬੈਠੇ, ਨਾ ਉਥੇ 
ਕੋਈ ਸੱਟ ਨਾ ਡੰਡੇ। ਉਹ ਵਿਚਾਰਾ ਲਭਦਾ ਫਿਰੇ ਜਿਹੜਾ 
ਇਸ ਦਾ ਮਾਲਕ ਸੀ। 

ਅਖੀਰ ਸ਼ੇਰ ਦੀ ਦੁਹਾਈ ਮਚ ਗਈ ਕਿ ਮਹਾਰਾਜ 
ਖੇਤਾਂ ਵਿਚ ਸ਼ੇਰ ਆ ਗਿਆ, ਪਾਣੀ ਅਸੀਂ ਕਿਵੇਂ ਲਾਈਏ, 
ਗੁਡਾਈ ਅਸੀਂ ਕਿਵੇਂ ਕਰੀਏ, ਸਾਡਾ ਤਾਂ ਕੌਮ ਖੜ੍ਹ ਗਿਆ। 

ਮਹਾਰਾਜ ਕਹਿੰਦੇ, “ਐਨੇ ਬੰਦੇ ਹੋ, ਤੁਸੀਂ ਇਕੱਠੇ ਹੋ 
ਕੇ ਘੇਰ ਲਓ !” 

ਕਹਿੰਦੇ, “ਜਿਹਦੇ ਵੱਲ ਪੈ ਗਿਆ, ਮਹਾਰਾਜ! ਉਹ 
ਤਾਂ ਬਚਦਾ ਨਹੀਂ। ਤੁਸੀਂ ਕੋਈ ਸਿਘ ਭੇਜ ਦਿਓ ।” 

ਮਹਾਰਾਜ ਕਹਿੰਦੇ, “ਸਾਡੇ ਸਿਘ ਵਾਧੂ ਆਏ ਹੋਏ ਨੇ ? 
ਤੁਸੀਂ ਕਰੋ ਹਿੰਮਤ ।” 


ਕਿਸੇ ਦੀ ਹਿੰਮਤ ਨਾ ਪਈ, ਜਦੋ ਬਾਰ-ਬਾਰ 
ਬੇਨਤੀਆਂ ਕਰੀਆਂ ਤਾਂ ਮਹਾਰਾਜ ਨੇ ਇਸ਼ਾਰਾ ਕਰਿਆ। 
ਕਹਿੰਦੇ, “ 'ਗੋਲੀ ਵਗੈਰਾ ਨਾ_ਮਾਰਿਓ, ੬ 

ਨੀ ਤੇ ਮਾਰਿਓ, ਦੋ ਤਿੰਨ ਡੰਡੇ 


ਕਹਿੰਦਾ, “ਇਹ ਤਾਂ ਮੇਰਾ ਗਧਾ ਹੈ। ਆਹ ਸ਼ੇਰ ਦੀ ਖੱਲ 
ਤੁਸੀਂ ਲੈ ਜਾਓ, ਗਧਾ ਮੇਰਾ ਮੋੜ ਜਾਓ!” 


ਕਹਿੰਦੇ, “ਤੁਸੀਂ ਯਾਦ ਰੱਖ ਲਓਗੇ ? ਜਿਹੜੇ ਤੁਹਾਡੇ 
“ ਮਗਰੋਂ ਆਉਣਗੇ ਉਨ੍ਹਾਂ ਨੂੰ ਵੀ ਯਾਦ ਰੱਖਣਾ ਚਾਹੀਦਾ 
| ਅਸੀਂ ਤੁਹਾਨੂੰ ਅਕਾਲ ਪੁਰਖ ਦੀ ਗੋਦੀ ਵਿਚ 


“ਆਤਮ ਮਾਰਗ”, ਨਵੰਬਰ, 2003 


੧3।101181151631)62£11131.੮0।੧) 


ਜੇ ਤੁਸੀਂ ਖੋਤਿਆਂ ਵਾਲੀਆਂ ਗੱਲਾਂ ਕਰਨ ਲੱਗ ਗਏ, 
ਫੇਰ ਤੁਹਾਡਾ ਉਤੋਂ-ਉਤੋ' ਦਿਖਾਵਾ ਰਹਿ ਜਾਏਗਾ, ਵਿਚੋਂ 
ਖਤਮ ਹੋ ਜਾਏਗਾ, ਜਦੋਂ ਪਤਾ ਲੱਗ ਗਿਆ ਕਿ ਇਹ ਤਾਂ 
ਖੋਤੇ ਨੇ, ਫੇਰ ਤੁਹਾਡੇ ਤੇ ਛੱਟ ਵੀ ਪੈ ਜਾਉ। 

ਸਭ ਨੇ ਨੀਵੀਆਂ ਪਾ ਲਈਆਂ ਕਿ ਸੱਚੇ ਪਾਤਸ਼ਾਹ! 
ਤੁਹਾਡੀ ਕਿਰਪਾ ਹੋਵੇ ਤਾਂ ਰਹਿ ਸਕਦੇ ਹਾਂ। 

ਇਕ ਦਿਨ ਮਹਾਰਾਜ ਕਹਿੰਦੇ ਅੱਜ ਸ਼ਿਕਾਰ ਜਾਣਾ 
ਹੈ ਭਾਈ ਕੁੱਤੇ ਲੈ ਕੇ। ਕੁੱਤੇ ਲੈ ਕੇ ਚਲੇ ਗਏ। ਚੌਲ ਬਣਾ 
ਲਏ ਤੇ ਉਥੇ ਸ਼ਿਕਾਰ ਲਈ ਨਠਾਈ ਗਏ ਕੁੱਤਿਆਂ ਨੂੰ, 
ਫੇਰ ਫੜ ਲਏ, ਦੁਪਹਿਰ ਹੋ ਗਿਆ, ਪ੍ਰਸ਼ਾਦੇ ਦਾ ਸਮਾਂ ਹੋ 
ਗਿਆ। 
ਕਹਿੰਦੇ, “ਲੈ ਭਾਈ! ਪਹਿਲਾਂ ਕੁਕਰਾਂ ਨੂੰ ਰਜਾ ਦਿਓ। ਦੇਗਾ 
ਜਿਹੜਾ ਲਿਆਏ ਹੋ ਵੱਡਾ, ਉਹ ਢੇਰੀ ਕਰ ਦਿਓ ਇਥੇ !” 
ਢੇਰੀ ਕਰ ਦਿੱਤਾ । 
ਕਹਿੰਦੇ, “ਛੱਡ ਦਿਓ ਕੂਕਰ।” 


ਕੂਕਰ ਛੱਡੇ । ਉਨ੍ਹਾਂ ਵਿਚੋਂ ਚੌਲਾਂ ਤੱਕ ਤਾਂ ਕੋਈ ਜਾਂਦਾ ਹੀ 
ਨਹੀਂ, ਆਪਸ ਵਿਚ ਹੀ ਲੜੀ ਜਾਂਦੇ ਨੇ, ਜਖਮੀ ਹੋ ਗਏ 
ਉਹ ਚੌਲਾਂ ਤੇ ਸੁੱਟ ਦਿੱਤੇ, ਮਿੱਟੀ ਪੈ ਗਈ, ਚੌਲ ਖਾਣ 
ਵਾਲੇ ਹੀ ਨਾ ਰਹੇ । 

ਅਖੀਰ ਮਹਾਰਾਜ ਕਹਿੰਦੇ, “ਫੜ ਲਓ ਹੁਣ, ਬਹੁਤ 
ਲਹੂ-ਲੁਹਾਨ ਹੋ ਗਏ।” 

ਕਹਿੰਦੇ, “ਦੇਖੋ ਪਿਆਰਿਓ! ਜਦੋਂ ਤੁਸੀਂ ਬੰਦਗੀ 


ਤੁਹਾਨੂੰ ਸਰਦਾਰੀ ਮਿਲੀ ਰਹੇਗੀ, ਰਾਜ ਵੀ ਮਿਲਿਆ 
ਰਹੇਗਾ, ਤੁਸੀਂ ਸਰਦਾਰ ਹੋਵੋਗੇ ਸੈਸਾਰ ਦੇ, ਪਰ ਜਦੋਂ ਤਸੀਂ 
ਇਸ ਤਰ੍ਹਾਂ ਦੇ ਨਾਲ ਆਹ ਕੂਕਰ ਬਿਰਤੀ ਧਾਰਨ ਕਰ ਲਈ 
ਕਿ ਨਾ ਆਪ ਖਾਣਾ ਹੈ ਨਾ ਕਿਸੇ ਨੂੰ ਖਾਣ ਦੇਣਾ ਹੈ, 
ਫੇਰ ਤੁਹਾਡਾ ਹਾਲ ਆਹੀ ਹੋਏਗਾ। ਜੇ ਵਰਤ ਲਓਗੇ ਤਾਂ 
ਰਾਜ-ਭਾਗ ਤੁਹਾਡੇ ਕੋਲ ਰਹੇਗਾ, ਜੇ ਕੁਤਿਆਂ ਵਾਂਗ ਲੜੇ, 
ਫੇਰ ਤੁਸੀਂ ਲਹੂ-ਲੁਹਾਨ ਹੋ ਜਾਓਗੇ। ਤੁਹਾਨੂੰ ਕਿਤੇ ਵੀ 
ਕਾਮਯਾਬੀ ਨਹੀਂ_ਮਿਲੇਗੀ।” 


ਸੋ ਇਸੇ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ 
ਦੁ ਸਿਖਿਆਵਾਂ ਵੀ ਤੇ ਨਾਲ 
ਦੇਕੇ ਕਿਹਾ ਕਿ ਇਹ ਜਿਹੜਾ ਅੰਮ੍ਰਿਤ ਤੁਹਾਨੂੰ ਛਕਾਇਆ 
ਹੈ ਨਾਂਹ। ਹੁਣ ਤੁਸੀਂ ਸਾਧਨਾ ਕਰਿਓ। ਆਹ ਬਾਬਾ ਜੀ 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00੧ 


੮੩੨੨੨ <੩ 


ਭਗਤਨ ਸੇਤੀ ਗੋਸਟੋ ਜੋ ਕੀਨੇ ਸੋ ਲਾਭ / 


ਪ੍ਥਮ ਓਅੰਕਾਰ /ਤਨ ਕਹਾ ॥ 
ਸੋਂ ਧੁਨ ਪੁਰ ਜਗਤ ਮੈ ਰਹਾ/ 


ਖਤਮ ਤਾਂ ਨਹੀਂ ਹੋਈ ਨਾਮ ਦੀ ਧੁਨ, ਸਮਾ ਗਈ, 
ਦਰਖਤਾਂ ਵਿਚ ਵੀ ਸਮਾਂ ਗਈ, ਬੰਦਿਆਂ ਵਿਚ ਵੀ ਸਮਾ 
ਗਈ । ਮਹਾਰਾਜ ਕਹਿੰਦੇ, ਜਿਨ੍ਹਾਂ ਦੇ ਅੰਦਰ ਸੁਰਜੀਤੀ ਆ 
ਗਈ ਉਹ ਦਰਖਤ ਵਿਚੋਂ ਵੀ ਨਾਮ ਸੁਣ ਲੈਂਦੇ ਨੇ - 

ਧਰਤਿ ਪਤਾਲ ਆਕਾਸ਼ ਹੈ` ਮੇਗੰ ਜਿੰਦੁੜੀਏ 

ਸਭ ਹਰਿ ਹਰਿ ਨਾਮ ਹਿਆਵੈ ਰਾਮ॥ _ ਪੰਨਾਂ - 540 

ਸੁਆਮੀ ਜੀ ਆਪਣੇ ਅਨੁਭਵਾਂ ਵਿਚ ਲਿਖਦੇ ਨੇ ਕਿ 
ਇਕ ਦਿਨ ਮੈਂ ਪਿਆ ਸੀ, ਮੈਨੂੰ ਸੈਗੀਤ ਸੁਣਨ ਲੱਗ 
ਗਿਆ ਘਾਹ ਵਿਚੋਂ। ਮੈਂ ਕਿਹਾ ਇਹ ਕੀ ਗੱਲ ਹੋਈ। ਅੱਗੇ 
ਜਾ ਕੇ ਮੈਂ ਕੈਨ ਦਰਖਤ ਨਾਲ ਲਾ ਲਿਆ, ਕਹਿੰਦੇ ਉਸਦੇ 
ਵਿਚੋਂ ਵੀ ਸੈਗੀਤ, ਪੱਥਰ ਨਾਲ ਲਾ ਲਿਆ, ਉਸ ਦੇ 
ਵਿਚੋਂ ਵੀ ਸੈਗੀਤ, ਮੈਂ ਕਿਹਾ ਇਹ ਤਾਂ ਸੈਗੀਤ ਹੀ ਵੱਜ 
ਰਿਹਾ ਹੈ ਸਾਰੇ। 
ਉਹ ਧੁਨ ਹੈ ਨਾਮ ਦੀ ਘਟ-ਘਟ ਵਿਚ ਵਿਆਪਕ - 

ਤਿਥੈ ਅੰਮ੍ਰਿਤ ਭੌਜਨ ਸ਼ਹਜ ਧਨਿ ਉਪਜੈ 

ਜਿਤੁ ਸ਼ਬਦਿ ਜਗਤੁ ਥੰਮ੍ਰਿ ਰਹਾਇਆ॥ ਪੰਨਾ - 443 

ਜਦੋਂ ਆਦਮੀ ਦੀ ਬਿਰਤੀ ਉਥੇ ਪਹੁੰਚਦੀ ਹੈ ਉਸ 
ਵੇਲੇ ਮਹਿਸੂਸ ਕੀ ਹੁੰਦਾ ਹੈ? ਕਿ ਇਹ ਤਾਂ ਸਾਰਾ ਸੈਸਾਰ 
ਨਾਮ ਜਪਦਾ ਹੈ, ਇਉਂ ਪੜ੍ਹ ਲਓ - 

ਧਾਰਨਾ - ਨਾਮ ਹਰੀ ਦਾ ਜਪਦੇ ਸਾਰੇ ਵਣਾਂ ਦੇ ਪੰਧ੍ਰ -2, 2. 

ਵਣਾਂ ਦੇ ਪੰਖੋਰ ਸਾਰੇ -2, 2. 
ਨ ਹਗੀਂ ਦਾ ਜਪਦੇ ਸ਼ਾਰੇ ਵਣਾਂ ਦੇ ਪੰਧ੍ਰ,..-2. 
ਜੋ ਬੋਲਤ ਹੈ ਮ੍ਰਿਗ ਮੀਨ ਪੰਥੋਰ 
ਸ਼ ਬਨਿ ਗਰਿ ਜਾਪਤ ਹੈ ਨਗੀਂ ਹੋਰ॥ 


[2 


ਪੰਨਾ - 3265 


੧3।101181151631)60£11131.੮0।੧) 


ਪ੍ਰਤੱਖ ਰੂਪ ਦੇ ਵਿਚ ਧੁਨ ਸੁਣਦੀ ਹੈ ਹਰ ਥਾਂ ਤੋਂ, 


ਜੀ ਕਹਿਣ ਲੱਗੇ ਕਿ ਇਹ ਜੋ ਕਿਸੇ ਦੇ ਹਿਰਦੇ ਵਿਚ ਵਸ 
ਜਾਵੇ - 
ਜਿਨਾ ਨ ਵਿਸ਼ਰੈ ਨਾਮ` ਸੇ ਕਿਨੇਹਿਆ/ 
ਭੇਦੁ ਨ ਜਾਣਹੁ ਮਲਿ ਸਾਂਈ ਜੋਹਿਆ/ ਪੰਨਾ - 397 
ਉਹ ਪ੍ਰਮੇਸ਼ਰ ਹੀ ਹੋਇਆ ਕਰਦਾ ਹੈ। ਸੋ ਮਹਾਰਾਜ 


ਪੰਨਾ - 918 


_ ਉਹ ਅੰਮ੍ਰਿਤ ਹੈ ਕਿਥੇ ? ਅਸੀਂ ਕਹਿੰਦੇ ਹਾਂ ਕਿ ਅਸੀਂ 
ਤਾਂ ਅੰਮ੍ਰਿਤ ਛਕ ਲਿਆ। ਅੰਮ੍ਰਿਤ ਦਾ ਰਸਤਾ ਖੋਲ੍ਹਦੇ ਹਾਂ 
ਅੰਮ੍ਰਿਤ ਦੇ ਰਾਹ ਤੇ ਤੁਰਦੇ ਹਾਂ। ਦੋਏ ਅੰਮ੍ਰਿਤ ਨੇ ਇਹ। 


ਇਹ ਬੇਅੰਤ ਕੰਮ ਕਰਦਾ ਹੈ, ਰੋਗਾਂ ਦਾ ਖਾਤਮਾ 
ਕਰਦਾ ਹੈ। ਹਊਮੈ ਦਾ ਖਾਤਮਾ ਕਰਕੇ ਜੈਮਣ ਮਰਣ ਵਿਚੋਂ 
ਮੁਕਤ ਕਰਾ ਦਿੰਦਾ ਹੈ ਤੇ ਇਸ ਦੇ ਵਾਸਤੇ ਘਾਲ ਕਮਾਈ 


ਜਦੋਂ ਗੁਰੂ ਨੇ ਤੁਹਾਨੂੰ ਕੁੰਜੀ ਦੇ ਦਿੱਤੀ, ਪੰਜ 
ਪਿਆਰਿਆਂ ਨੇ ਤੁਹਾਡੇ ਹਵਾਲੇ ਦੇਣੀ ਹੈ, ਹੈ ਗੁਰੂ ਦੀ 


ਵੀ 
੨ 
੬ 

॥੦ 
4੭ 
ਪਿ 
2 
£] 
217 
2੨ 
3ੈ। 


ਧਾਰਨਾ - ਵਾਹਵਾ-ਵਾਹਵਾ ਬਈ ਬੱਜਰ ਕਪਾਟਾਂ ਲੰ -2, 2. 


ਵਾਹਵਾ-ਵਾਹਵਾ ਬਈ ਬੱਜਰ ਕਪਾਟਾਂ ਦੀ; ਰਿ 


ਜਿਸ਼ ਕਾ ਗ੍ਰਿਹ ਤਿਨਿ ਦੀਆ ਤਾਲਾ ਕੰਜੀਂ ਗੁਰ ਸਉਪਾਈਂ/ 
ਅਨਿਕ ਓਂਪਾਵ ਕਰੇ ਨਗੰ ਪਾਵੈ ਥ੍੍‌ਨਿ ਸ਼ਤਿਗੁਰ ਸਰਣਾਈ / 
ਪੰਨਾਂ - 205 


%। 53੧0੫ 18£[। 5।੧੬। .। ੬00) 


੬] 


ਉਹ ਮੰਤਰ ਦੀ ਕੁੰਜੀ ਫੜਾ ਦਿੰਦੇ ਨੇ - 
ਜਿਨ ਵਡਿਆਈ ਤੋਰੇ ਨਾਮ ਕੀ ਤੇ ਰਤੇ ਮਨ ਮਹਿ / 
ਨਾਨਕ ਅੰਮ੍ਰਿਤ ਏਕ ਹੈ' ਦੂਜਾ ਅੰਮ੍ਰਿਤ ਨਾਹਿ 
ਨਾਨਕ ਮਨੋ ਮਾਹਿ ਪਾਈਐ ਗੁਰ ਪਰਸਾਦਿ / 
ਤਿਨਹੈ ਪੀਤਾ ਰੰਗ ਸਿਉਂ ਜਿਨ ਕਉ ਲਿਖਿਆ ਆਦਿ॥ 
ਪੰਨਾਂ - 7235 


ਸੋ ਇਹ ਜੋ ਅੰਮ੍ਰਿਤ ਹੈ ਮਹਾਰਾਜ ਕਹਿੰਦੇ ਪਿਆਰਿਓ! 
ਇਹ ਪ੍ਰਮੇਸ਼ਰ ਦਾ ਨਾਮ ਹੈ - 


ਧਾਰਨਾ - ਸ਼ਣ ਮੇਰੇ ਮਨਾਂ ਅੰਮ੍ਰਿਤ ਹਰਿ ਹਰਿ ਨਾਮ ਹੈ -2, 4. 


ਮਾਇਆ ਤੇ ਹਉਮੈ ਦੀ ।080।। (ਜ਼ਹਿਰ) ਚੜ੍ਹੀ 
ਹੋਈ ਹੈ ਮਨੁੱਖ ਨੂੰ - 


ਘਰ ਗੀ ਮਹਿ ਅੰਮ੍ਰਿਤੁ ਭਰਪੂਰ ਹੈ ਮਨਮੁਖਾ ਸ਼ਾਦ ਨ ਪਇਆ॥ 

ਜਿਉਂ ਕਸ੍ਤੁਗੀ ਮਿਰਗੁ ਨ ਜਾਣੈ ਰ੍ਰਮਦਾ ਭਗਮਿ ਭੁਲਾਇਆ॥ 

ਅੰਮ੍ਰਿਤ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖ਼ਆਇਆ॥ 
ਪੰਨਾ - 644 


੧3।101181151631)62£11131.੮0।੧) 


ਚਾਓ ਹੈ ਦੀਵਾਨਾਂ ਦਾ, ਲਵਾਉਂਦੇ ਹੋ ਹਰ ਸਾਲ। 


੍‌ ਨਹ ਬਗਰਕ ਨਹ ਜੋਸ਼ਨੰ ਨਹ ।ਥਿਰੀ ਕਛੁ ਥੰਧ ॥ 
ਓਹ ਬੇਰਾ ਨਹ ਬੁਝੀਐ ਜਉ ਆਇ ਪਰੈ ਜਮ` ਫੰਧ / 
ਪੰਨਾਂ - 254 


%। 53੧0੫ 18£[। 5।੧੬। .। ੬00) 


ਤੁਹਾਡੇ ਉਠ ਕੇ ਬਾਹਰ ਨੂੰ ਚਲੇ ਗਏ, ਉਥੇ ਉਹ ਜਥੇਦਾਰ 
ਮਿਲ ਗਿਆ। 
ਉਹ ਕਹਿੰਦਾ, “ਜੀ! ਕੱਲ੍ਹ ਨੂੰ ਅੰਮ੍ਰਿਤ ਛਕਾਉਣਾ ਹੈ ?” 
ਇਹ (ਬੀਬੀ ਜੀ) ਕਹਿੰਦੇ, “ਗੱਲ ਸੁਣ! ਆਹ ਤੇਰੀ 
ਕਿਰਪਾਨ ਬਨਾਉਟੀ ਹੈ ਜਾਂ ਅਸਲੀ ਹੈ ?” 

ਚੁਪ ਕਰ ਗਿਆ, ਕਹਿੰਦਾ, “ਬੀਬੀ! ਜੇ ਝੂਠ ਬੋਲਾਂ 
ਉਹ ਵੀ ਮਾੜੀ ਗੱਲ ਹੈ, ਮੇਰੀ ਤਾਂ ਬਨਾਉਟੀ ਹੀ ਪਾਈ 
ਹੋਈ ਹੈ, ਅੰਮ੍ਰਿਤ ਨਹੀਂ ਮੈਂ ਛਕਿਆ ਤੇ ਹੁਣ ਮੈਂ ਜਥੇਦਾਰ 
ਹਾਂ। ਮੈਨੂੰ ਅੰਮ੍ਰਿਤ ਇਕੱਲੇ ਨੂੰ ਛਕਾ ਦਿਓ, ਮੇਰੀ ਬਦਨਾਮੀ 
ਨਾ ਹੋਵੇ ।” 

ਇਹ ਕਹਿੰਦੇ, “ਤੇਰੀ ਬਦਨਾਮੀ ਨਹੀਂ, ਮੇਰੇ ਕੋਲ ਤੁੰ 
ਗੱਲ ਕਰੀ ਹੈ, ਮੈਂ ਕਿਸੇ ਕੋਲ ਗੱਲ ਕਰਨੀ ਨਹੀਂ। ਬਦਨਾਮੀ 
ਤੇਰੀ ਕੋਈ ਨਹੀਂ ਹੁੰਦੀ, ਤੂੰ ਸਿੱਧਾ ਹੋ ਕੇ ਗੁਰੂ ਦੀ ਸ਼ਰਨ 
ਲੈ। ਤੂੰ ਉਤੇ ਤਾਂ ਕਕਾਰ ਧਾਰੀ ਬੈਠਾ ਹੈ ਤੇ ਅੰਦਰੋਂ ਅੰਮ੍ਰਿਤ 
ਛਕਿਆ ਹੀ ਨਹੀਂ ਤੇ ਜਥੇਦਾਰ ਤੂੰ ਇਲਾਕੇ ਦਾ ਬਣਿਆ 
ਹੋਇਆ ਹੈਂ!” 

ਸੋ ਇਹ ਚੀਜ਼ਾਂ ਸਾਡੇ ਵਿਚ ਆ ਗਈਆਂ ਤੇ ਅਸੀਂ 
ਨਾਮ ਨਾਲੋਂ ਟੁੱਟ ਗਏ। ਦਿਖਾਵਾ ਰਹਿ ਗਿਆ ਪਿਆਰਿਓ ! 
ਜੇ ਇਜ਼ਤ ਲੈਣੀ ਹੈ, ਸ਼ਾਂਤੀ ਲੈਣੀ ਹੈ ਤਾਂ ਗੁਰੂ ਵਾਲੇ ਬਣ 


ਜਾਓ ਤੇ ਪੰਜ ਪਿਆਰਿਆਂ ਤੋਂ ਨਾਮ ਲੈ ਕੇ ਨਾਮ ਦੀ 


੧3।10181151631)60£11131.੮0।੧) 


ਕਮਾਈ ਕਰੋ। ਸੋ ਇਸ ਤਰ੍ਹਾਂ ਸਾਡਾ ਜੀਵਨ ਸਫਲ ਹੋ 
ਜਾਵੇਗਾ। 

ਹੁਣ ਸਾਰੇ ਪ੍ਰੇਮੀ ਅਨੰਦ ਸਾਹਿਬ ਵਿਚ ਬੋਲੋਂ ਭਾਈ! 
ਜਿਹੜੇ ਅਜੇ ਤੱਕ ਨਹੀਂ ਬੋਲੇ ਉਹ ਵੀ ਸਾਰੇ ਆਪਣੀ 
ਰਸਨਾ ਪਵਿੱਤਰ ਕਰੋਂ । 


ਆਇਆ ਕਿ ਉਸ ਨੇ ਬਹੁਤ ਕੁਝ ਸਿਖਿਆ ਤੇ 
ਜਾਂ ਕਦੀ ਕਿਸੇ ਨੇ ਕੁਝ ਭੇਜਿਆ ਹੋਵੇ। 

ਸਵਾਮੀ ਜੀ ਨੇ ਮੈਨੂੰ ਬੁਲਾਇਆ। 
ਸਵਾਮੀ ਜੀ_ਮੈਨੂੰ ਕਹਿਣ ਲੱਗੇ, “ਜਸਟਿਨ ਮੋਰਾ 
ਸਾਰਾ ਕੌਮ ਏਥੇ ਸੈਂਟਰ ਵਿਚ ਤਾਂ ਨਹੀਂ ਹੈ। ਤੁਸੀਂ ਕੀ 
ਸੋਚਦੇ ਹੋ ਕਿ ਮੇਰੇ ਗੁਰੂਦੇਵ ਦਾ ਕੌਮ ਕਿਸੇ ਚਾਰ ਦੀਵਾਰੀ 

ਵਿਚ ਬੋਦ ਕੀਤਾ ਜਾ ਸਕਦਾ ਹੈ । 
ਕਈ ਵਾਰੀ ਵਿਗਿਆਨਕ ਖੋਜਕਾਰ ਸਵਾਮੀ ਜੀ ਨੰ 
ਮਿਲਣ ਆਉਂਦੇ। ਜੌਨ ਵਾਈਟ, ਸਟੈਨਿਸਲੋਵ, ਅੰਟੋ 
ਸਸ਼ਮਿਟ (404੧ ੪0੧੬, 5450੪ ੧੧੦ ੧੦ 000 


%। 53੧0੫ 18£[। 5।੧੬। .। ੬00) 


$੪/॥0॥॥) ਕੁਝ ਹੀ ਨਾਮ ਹਨ। ਇਕ ਖੋਜਕਾਰ ਆਇਆ 
ਉਹ ਮੈਨੂੰ ਖਾਸ ਤੌਰ ਤੇ ਯਾਦ ਹੈ, ਮੈਨੂੰ ਸਵਾਮੀ ਜੀ_ਨੇ 


<< 


ਹੁਕਮ ਕੀਤਾ ਕਿ ਮੈਂ ਬੈਠ ਕੇ ਨੋਟ ਲੈ ਲਵਾਂ, ਉਹ 


ਸਵਾਮੀ ਜੀ ਤੋ ਆਉਣ ਵਾਲੀਆਂ ਆਪੱਤੀਆਂ, 
' ਬਾਰੇ ਪੁਛ ਰਿਹਾ ਸੀ। ਉਸ ਨੇ ਭੁਚਾਲਾਂ ਬਾਰੇ 
ਪੁਛਿਆ, ਅੱਗ 


ਬਿਲ, ਇ ਉਤ 
ਕਮੀ ਬਾਰੇ, ਜਿੰਨੀਆਂ ਵੀ ਕੁਦਰਤੀ ਬਿਪਤਾ ਹੋ 


ਸੀਤੇ ਮੈਂ ਸੋ ਉਹ ਜ਼ਰੂਰ ਮੈਨੂੰ ਮਿਲ ਹੀ ਜਾਣਗੇ।” 

ਰੀਸੈਪਸ਼ਨ ਤੇ ਬੈਠੀ ਬੀਬੀ ਜ਼ਰਾ ਗੁੱਸੇ ਵਿਚ ਸੀ, 
ਉਹ ਕਹਿਣ ਲੱਗੀ ਕਿ ਸਵਾਮੀ ਜੀ ਨੂੰ ਇਸ ਤਰ੍ਹਾਂ ਤਾਂ 
ਮਿਲਿਆ ਨਹੀਂ ਜਾ ਸਕਦਾ। ਤੁਸੀਂ ਆਓ ਤੇ ਮਾਰਚ ਕਰਕੇ 
ਉਨ੍ਹਾਂ ਦੇ ਕਮਰੇ ਵਿਚ ਚਲੇ ਜਾਓ ਤੇ ਸਵਾਮੀ_ਜੀ ਸਭ 
ਕੁਝ ਛੱਡ ਕੇ ਤਹਾਨੂੰ ਮਿਲ ਲੈਣਗੇ। ਐਨ ਉਸੇ ਸਮੇਂ 
ਸਵਾਮੀ ਜੀ ਬਾਹਰ ਨਿਕਲੇ ਤੇ ਉਸ ਸੱਜਣ ਨੂੰ ਉਨ੍ਹਾਂ ਨੇ 
ਦੇਖਿਆ ਤੇ ਕਹਿਣ ਲੱਗੇ, “ਗੁੱਡ ਈਵਨਿੰਗ, ਤੁਸੀਂ ਕਿਥੋਂ 
ਆਏ ਹੋ? ਤੁਹਾਡਾ ਨਾਮ ਕੀ ਹੈ ?” 


ਜਦੋਂ ਉਹ ਇਹ ਸੋਚ ਹੀ ਰਿਹਾ ਸੀ, ਸਵਾਮੀ ਜੀ ਦੀ 
ਆਵਾਜ਼ ਉਸ ਨੂੰ ਸੁਣੀ, ਬੜੀ_ਸਪਸ਼ਟ ਆਵਾਜ਼ ਸੀ। 
ਸਵਾਮੀ ਜੀ ਕਹਿ ਰਹੇਦੀਉਨ ਐਡ ਤਤ 
ਬਾਰੇ ਜਾਣਦਾ ਹਾਂ। ਮੈਂ ਉਸ ਵਿਚ ਤੇ ਸਹਾਇਤਾ ਕਰਾਂਗਾ। 


੨ 


33 ਤੇ ਕੀ ਕਰਨਾ ਹੈ। ਉਸ ਨੁੰ ਕੰਮ ਕੱਰਨੇਂ ਦੀ 'ਨੈੱਝੀਅੰ” 


ਸ਼ਕਤੀਆਂ ਦੀ ਦਿਸ਼ਾ ਦਿਤੀ। ਆਵਾਜ਼ ਦੀਆਂ ਗੁੱਝੀਆਂ 
ਸ਼ਕਤੀਆਂ ਬਾਰੇ ਦੱਸਿਆ ਤੇ ਉਸ ਨੰ ਟੈਕਨੱਲੰਜੀ ਤੇ 
ਚੇਤਸ਼ਿੰਤਾ।ਥਾਂਗ਼।ਕੈਮ ਸ਼ਰਨ) ਰਕਗਾਂ।ਹਹਣਾਮੀ ਜੀ ਦੀ 


ਸੁਭਾਗ ਜੀ ਦਾ ਸੁਧਾਰ 


ਹੱਥੀਂ 


ਬਾਬਾ ਨੌਧ ਸਿੰਘ ਜੀ 


13. 


ਹੋਇ ਸ਼ਤਾਣਾ ਘੁਰੈ ਨ ਆਵੈ ਸ਼ਾਹਿ ਗਇਐ ਪਛੁਤਾਇ ॥ 

ਪੰਨਾ - 1286 

ਇਕ ਦਿਨ ਬਾਬਾ ਖੂਹ ਤੇ ਬੈਠਾ ਸੁਖਮਨੀ ਸਾਹਿਬ 

ਦਾ ਪਾਠ ਕਰ ਰਿਹਾ ਸੀ। ਦੁਪਹਿਰਾਂ ਦਾ ਵੇਲਾ ਤੇ ਵਿਸਾਖ 

ਦੀ ਰੁੱਤ ਸੀ, ਪੱਛੋ'` ਦੀ ਸੁਹਾਵੀ ਹਵਾ ਰੁਮਕ ਰਹੀ ਸੀ ਕਿ 

ਗਾਮਾਂ ਮੋਚੀ ਭੱਜਾ ਆਇਆ ਤੇ ਆਖਣ ਲੱਗਾ, “ਬਾਬਾ! 
ਢੇਰੀਆਂ ਕੋਲ ਮੱਕੂ ਬੱਢਾ ਪਿਆ ਈ।” 
ਬਾਬਾ - ਕੌਣ ਕੌਣ ਲੜ ਪਏ ਹਨ ? 

ਗਾਮਾ - ਲੜੇ ਤਾਂ ਕੋਈ ਨਹੀਂ। ਉਹ ਬਾਬਾ! ਧੂੜੂ ਕਰਦੀ 

ਗੱਡੀ ਪੁੱਠੀ ਹੋਈ ਪਈ ਹੈ। ਹੇਠਾਂ ਇਕ ਸਾਹਿਬ ਤੇ ਮੇਮ 

ਤੇ ਇਕ ਗੱਡੀਵਾਨ ਪਏ ਚੂੰ ਚੂੰ ਕਰਦੇ ਹਨ। ਖੂਬ ਮੱਕੂ ਬੱਢਾ 


੧੭ 


ਬਾਬਾ - ਫੇਰ ਤੂੰ ਕੱਢਣਾ ਸੀ ? 

ਗਾਮਾ - ਬਾਬਾ! ਏਹਨਾਂ ਲੋਕਾਂ ਦਾ ਕੀ ਪਤਾ ਹੈ। 
ਖਬਰੇ ਪਿੱਛੋਂ ਆਖ ਦੇਣ ਕਿ ਏਸ ਨੇ ਹੀ ਗੱਡ ਪਾਸੇ ਪਾਈ 
ਹੈ ਤੇ ਪੁਲਸ ਪਈ ਪੁੱਛੇ ਸਬੂਤ ਕਰੋ ਕਿ ਗੱਡ ਤੁਸਾਂ ਨਹੀਂ 
ਡੇਗੀ? ਤੇ ਜੇ ਕਿਤੇ ਮਰ ਜਾਣ ਤਾਂ ਪਈ ਚੋਰੀ ਲੱਗੇ ਕਿ 
ਏਹਨਾਂ ਦੇ ਖੀਸੇ ਵਿਚੋਂ ਹੀਰੇ ਕੱਢ ਲਏ ਨੇ। ਬਾਬਾ! ਮੇਰੀ 
ਕੌਣ ਉਗਾਹੀ ਭੁਰੂ ਜੋ ਮੈਂ ਤਾਂ ਨੇਕੀ ਕੀਤੀ ਸੀ? ਦੱਸ ਖਾਂ ? 

ਬਾਬਾ ਉਸ ਦੀ ਸੋਚ ਪਰ ਹੱਸ ਪਿਆ ਤੇ ਆਖਣ 
ਲੱਗਾ, “ਗਾਮਿਆਂ! ਸੱਚ ਆਖਿਆ ਈ। ਅਸੀਂ ਲੋਕ 
ਅਨਪੜ੍ਹ ਸਾਂ ਪਰ ਸੱਚ ਬੋਲਦੇ ਸਾਂ। ਸਿੱਖਾਂ ਦੇ ਵੇਲੇ ਬੜੇ 
ਘੱਟ ਮੁਕੱਦਮੇ ਹੁੰਦੇ ਸਨ, ਲੋਕੀਂ ਕੁੜ ਨਹੀਂ ਸੀ ਮਾਰਦੇ ਤੇ 
ਪੰਚੈਤਾਂ ਵਾਲੇ ਘਰਾਂ ਵਿਚ ਨਿਬੇੜੇ ਕਰ ਦੇਂਦੇ ਸਨ। ਐਹੋ 
ਜਿਹੀਆਂ ਊਜਾਂ ਕੋਈ ਨਹੀਂ ਸੀ ਦੇਂਦਾ ਤੇ ਲੋਕੀਂ ਬਿਨਾਂ ਝੱਕ 
ਨੇਕੀਆਂ ਕਰ ਲੈਂਦੇ ਸਨ। ਹੁਣ ਤਾਂ ਕੁੜ ਹੀ ਪਰਧਾਨ ਹੋ 
ਗਿਆ ਹੈ। ਕੂੜ ਪਰਧਾਨ ਹੋਣ ਕਰਕੇ ਇਕ ਦੂਜੇ ਤੇ ਅਮੰਨਾਂ 
ਨਹੀਂ ਆਉਂਦਾ । ਸ਼ੱਕ ਤੇ ਸ਼ੁਬੇ ਭਰਮ ਤੇ ਭਰਮ ਹੀ ਪਏ ਸਭ 
ਨੂੰ ਖਾਂਦੇ ਹਨ। ਜਾਹ ਖਾਂ ਗਾਹ ਤੋਂ ਦੋ ਚਾਰ ਭਰਾਵਾਂ ਨੂੰ 
ਹਾਕ ਮਾਰ ਲਿਆ, ਵੀਰਾ! ਚੱਲੀਏ ਤੇ ਭਲਾ ਕਰੀਏ, ਓਹ 
ਜਾਣੇ ਅੱਗੋਂ ਮੰਦਾ ਪੱਲੇ ਪਿਆ ਤਾਂ ਸਾਡਾ ਗੁਰੂ ਰਾਖਾ । 

ਗੱਲ ਕੀ ਪੰਜ ਸੱਤ ਜਣੇ ਕੱਠੇ ਹੋ ਕੇ ਗਏ। ਅੱਗੇ 
ਵਾਹਣ ਦੇ ਵਿਚ ਮੋਟਰਕਾਰ ਢੱਠੀ ਪਈ ਸੀ, ਹੇਠਾਂ ਇਕ 
ਸਾਹਿਬ ਜੀ ਤੇ ਇਕ ਮੇਮੜੀ ਜੇਹੀ ਤੇ ਇਕ ਕਾਲਾ ਧੂਤ 
ਕਾਂਟਾ ਜੇਹਾ ਦਬੇ ਪਏ ਸਨ। ਉੱਵ ਉਹ ਮੋਟਰ ਦੇ ਪੁਲਾੜ 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00੧ 


ਡਾ. ਭਾਈ ਵੀਰ /ਸਿੰਘ ਜੀ 


ਤਤ 
ਨੀ 

ਰਿ 
੍ 
ਹਮ 
3 ੨ 


ਬਰ 
ਰੂ 
੩ 
ਰਤ 
1 
3੩32 ਜੇਹੜੀ 8 


ਹੁ 


1 
4੧ 
੫ 
੨ 
੧੮੮ ਆਂ 
ਕੂ, 
1੨੩੩ 
ਪੈਕ. ਤੈ 
ਤਕ ਤਰ 


ਗੰ 
ਨ 
ਕਰ 
0” 
ਪਰ 
ਰਾ 
ਨ 
੨ 


€ 
੭ 


ਤਰ 
ਪੁ. 
ਰੀ 
ਨ 
ਨਹ 


ਸਵ 
ਕਰ 
ਹੀ 
ਤੇ 
2੭ 
ਪੰ 
(4: 
ਕਰ 
ਤੁ 
ਹੀ 


ਦੂਜਾ - ਨਾ ਓਏ, ਬਾਬਾ ਆ ਗਿਆ ਜੇ, ਬਾਬਾ। 

ਤੀਜਾ - ਬਾਬਾ ਆ ਗਿਆ? 

ਚੌਥਾ - ਓਏ ਸੈਭਲੋਂ, ਭਰਾਵੋ ਬਾਬੇ ਨੇ ਸਾਹਿਬ ਨੂੰ 
ਫੜ ਲਿਆ ਜੇ, ਬੱਲੇ ਓਇ ਬਾਬਾ! ਵਾਹ ਬਈ ਬਾਬਾ! 


੧3।10181151631)60£11131.੮0।੧) 


ਐਉਂ' ਪਲੋ ਪਲੀ ਵਿਚ ਬਾਬੇ ਦੇ ਨਾਮ ਦੀ ਤਾਰ ਫਿਰ 
ਗਈ ਤੇ ਸਭ ਐਉ' ਖੜੋ ਗਏ ਜੀਕੂੰਗਿੱਝੇ ਹੋਏ ਸ਼ੇਰ 
ਆਪਣੇ ਪਾਲੂ ਪਾਸ ਖੜੋ ਜਾਂਦੇ ਹਨ। 

ਬਾਬਾ - (ਗੱਜ ਕੇ) ਭਰਾਵੋ ! ਧੂਤੂ ਗੱਡੀ ਡਿੱਗ ਪਈ 
ਹੈ, ਵਿਚ ਚੜ੍ਹੇ ਸਾਡੇ ਪਾਸ ਹਨ। ਹੁਣ ਆਓ ਸਹਿਜ ਨਾਲ 


ਦੱਸੋ ਕੀ ਗੱਲ ਹੇ ਤੇ ਕੀ ਚਾਹੁੰਦੇ ਹੋ ? 


ਗੱਡੀ ਵਾਲਾ ਮੈਨੂੰ ਐਨ੍ਹਾਂ ਕਰ ਆਇਆ ਹੈ। ਇੰਨੇ ਨੂੰ ਇਕ 
ਹੋਰ ਘਸੀਟਾ ਅੱਗੇ ਵਧਿਆ, ਕਹਿਣ ਲੱਗਾ। “ਮੇਰੇ ਪੁਤਰ 
ਦੀ ਟੈਗ ਵੱਢ ਆਇਆ ਜੇ”। ਪਿੱਛੋਂ ਇਕ ਕਸਾਈ ਹੱਥ 
ਛੁਰੀ ਲਈ ਆ ਗਿਆ, “ਮੇਰੀਆਂ ਬੱਕਰੀਆਂ ਨੂੰ ਪਿੰਜਾਂ 
ਹੇਠ ਰਗੜ ਕੇ ਨਾਸ਼ ਕਰ ਆਇਆ ਜੇ। 

ਹੁਣ ਬਾਬੇ ਨੇ ਗੱਲ ਸਮਝ ਲਈ। ਬੜੀ ਮੁਸ਼ਕਲ ਦਾ 
ਮਾਮਲਾ ਆ ਗਿਆ। ਇਹ ਵਾਹਰ ਦੂਸਰੇ ਪਿੰਡ ਦੀ ਹੈ। 
ਆਪਣਾ ਪਿੰਡ ਹੁੰਦਾ ਤਾਂ ਬਾਬਾ ਛੇਟੀ ਨਜਿੱਠ ਲੈਂਦਾ। ਭਾਵੇਂ 
ਦੁਜੇ ਪਿੰਡ ਵਾਲੇ ਵੀ ਬਾਬੇ ਦਾ ਮਾਣ ਰੱਖਦੇ ਹਨ ਪਰ ਫਿਰ 
ਬੀ ਬਾਬਾ ਸੋਚੀ ਪਾ ਗਿਆ। ਪਲ ਮਗਰੋਂ ਕਹਿਣ ਲੱਗਾ, 
“ਆਲਾ ਸਿੰਘਾ ਲੈਬਰਦਾਰਾ! ਬਈ ਹੁਣ ਦੱਸ ਜੋ ਸਾਡੇ ਭਰਾ 
ਕੀ ਕਰਨਾ ਲੋੜਦੇ ਹਨ ?” 

ਆਲਾ ਸਿੰਘ - ਮੈਂ ਕੀ ਦੱਸਾਂ? ਮੇਰੀ ਤਾਂ ਅੱਜ 
ਲੈਬਰਦਾਰੀ ਗਈ। ਓਧਰ ਉਹ ਸਾਹਿਬ ਹਨ, ਜੇ ਉਹਨਾਂ 
ਦਾ ਵਾਲ ਵਿੰਗਾ ਹੋ ਗਿਆ ਤਾਂ ਸਰਕਾਰ ਨੇ ਮੈਨੂੰ ਨਹੀਂ 
ਛੱਡਣਾ। ਏਧਰ ਭਰਾਵਾਂ ਦੇ ਜਿਗਰ ਵੱਢੇ ਗਏ ਹਨ, ਇਹ 
ਮੇਰੀ ਇਕ ਨਹੀਂ ਸੁਣਦੇ ਸਗੋਂ ਮਾਰਨ ਨੂੰ ਤਿਆਰ ਹਨ। 

ਨੱਬੂ - ਫੇਰ ਜੇ ਸਾਡੇ ਪੁੱਤ ਮੋਇਆ ਭੀ ਤੇਰਾ 
ਕਾਲਜਾ ਨਹੀਂ ਪਾਟਦਾ ਤਾਂ ਤੈਨੂੰ ਅਸਾਂ ਵੱਢ ਕੇ ਨੀਂਹ ਹੇਠਾਂ 
ਦੇਣਾ ਹੈ ? 


ਬਾਬਾ - ਵੀਰਾ ਨੱਥਿਆ! ਜੇਰਾ ਕਰ, ਭਰਾਵਾ! ਤੇਰਾ 
ਕਾਲਜਾ ਨਹੀਂ ਪਾਟਾ, ਸਾਡਾ ਪਾਟਾ ਹੈ, ਤੇਰਾ ਪੁੱਤਰ ਨਹੀਂ 
ਮੋਇਆ ਸਾਡਾ ਮਾਇਆ ਹੈ, ਅਸੀਂ ਭਰਾ ਜੋ ਹੋਏ, ਆਲਾ 
ਸਿੰਘ 


ਜੀਉਣ, ਚਾਲੀ ਸੇਰੀ ਗੱਲ 
ਕੀਤੀ । ਹੁਣ ਤੇਰਾ ਭਲਾ ਹੋਵੇ, ਇਨ੍ਹਾਂ ਨੂੰ ਮੇਰੇ ਅੱਗੇ ਰੱਖ, 
ਮੈਂ ਇਨ੍ਹਾਂ ਤੋਆਂ ਨੂੰ ਮਾਰ ਲਵਾਂ ਤੇ ਪੁੱਤ ਦੇ ਨਾਲ ਚਾਰ 
ਲੋਥਾਂ ਕੱਠੀਆਂ ਦਫਨਾਵਾਂ। ਬੱਸ ਬਾਬਾ ਠੰਢ ਪਾ ਦੇਹ। 


ਬਾਬਾ - ਪੁੱਤ ! ਹੋਊ ਤਾਂ ਖਬਰੇ ਏਸੇ ਤਰ੍ਹਾਂ ਕਿ 
ਘੱਟ ਵੱਧ, ਕਿਉਂਕਿ ਰਾਜੋ ਦਾ ਨਿਆਂ ਇਰੋਂ ਹੈ ਕਿ ਖੂਨੀ 
ਖੁਨ ਦੇ ਬਦਲੇ ਆਪਣੀ ਜਾਨ ਦੇਂਦਾ ਹੈ, ਪਰ ਪਲ ਭਰ 
ਇਕ ਗੱਲ ਸੋਚ ਲੈ ਕਿ ਹੁਣ ਬਦਲਾ ਲੈਣਾ ਹਈ ਕਿ ਪਲ 


%। 5320੫ 18£[। 5।੧੬। .। ੬00੧ 


ਉਇ 


ਠਹਿਰ ਕੇ ? 
ਨੱਥੂ - ਹੁਣੇ। 
ਗਾਮਾ - ਹੁਣੇ। 
ਘਸੀਟਾ - ਹੁਣੇ। 


ਬਾਬਾ - ਵੀਰੋ! ਰਤਾ ਸੋਚ ਕਰ ਲਓ। 

ਘਸੀਟਾ - ਕੋਈ ਸੋਚ ਨਹੀਂ। ਬਾਬਾ! ਢਿੱਲ ਨਾਂ ਕਰ। 

ਬਾਬਾ - ਹੁਣ ਇਹ ਦੋਸ਼ੀ ਹਨ ਤੇ ਤੁਸੀਂ ਬੇਦੋਸ਼ ਹੋ 
ਜਿਨ੍ਹਾਂ ਪਰ ਜ਼ੁਲਮ ਹੋਇਆ ਹੈ, ਜੇ ਤੁਸੀਂ ਹੁਣ ਆਪ ਇਨ੍ਹਾਂ 
ਨੂੰ ਡੱਡ ਦੇ ਦਿੱਤਾ ਤਾਂ ਤੁਸੀਂ ਨਾਲ ਦੋਸ਼ੀ ਹੋ ਜਾਓਗੇ, ਫੇਰ 
ਸਰਕਾਰੇ ਇਨ੍ਹਾਂ ਨੂੰ ਭੀ ਡੰਡ ਮਿਲੂ ਤੇ ਤੁਸਾਨੂੰ ਭੀ। 

ਨੱਥੂ - ਦੇਖੀ ਜਾਊ। ਹੱਥੋਂ ਹੱਥ ਨਬੇੜੇ। ਬਾਬਾ - ਸੋਚਾਂ 
ਨਾ ਸੋਚ। ਹੁਣ ਵੇਲਾ ਏ, ਪਿੱਛੋਂ ਟੋਪੀ ਵਾਲੇ ਨੂੰ ਕਿਨ੍ਹੋ ਕੁਛ 
ਆਖਣਾ ਏ ? ਇਹ ਵੇਲਾ ਫੇਰ ਹੱਥ ਨਹੀਂ ਆਉਣਾ। ਕੱਢ 
ਲੈਣ ਦੇਹ ਜੀਅ ਦਾ ਗੁੰਮਰ। 
“ਆਸ਼ਾ ਕੰਮ ਮੂਲ ਨ _ਕਚੰ 
ਜਿਤ ਅੰਤਿ ਪਛੌਤਾਈਐ/ 


ਵਰ 


ਪਰ 


ਤਰ੍ਹਾਂ ਜੀਉ ਨਹੀਂ ਸਕਦੇ । 


ਗਾਮਾ - ਬਾਬਾ - ਗੱਲ ਜਦ ਸ਼ਹਿਰੀਂ ਜਾ ਵੜੀ 
ਤੇ ਲੈਮੇ ਲੈਮੇ ਟੋਪਾਂ ਵਾਲੇ ਬਲਿਸ਼ਟਰ ਬੋਰੀਆਂ ਦੇਮਾਂ ਦੀਆਂ 
ਲੈ ਕੇ ਆ ਗਏ ਤਾਂ ਧੂਤੂ ਗੱਡੀ ਵਾਲੇ ਬਰੀ! 


ਬਾਬਾ - ਫੇਰ ਬਲਿਸ਼ਟਰ ਕੀ ਕਰ ਲੈਣਗੇ ? 

ਨੱਬੂ - ਹਾਇ ਰੱਬਾ! ਹੁਣ ਫੇਰ ਕੀ ਕਰੀਏ ? 

ਬਾਬਾ - ਮੈਥੋਂ ਪੁਛਦੇ ਹੋ ? 

ਨੱਥੁ - ਹੋਰ ਕਿਸ ਤੋਂ ਪੁੱਛੀਏ ? (ਕਲੇਜੇ ਮੁੱਕੀ ਮਾਰ ਕੇ) ਹਾਇ 
ਮੇਰੋ ਲਾਲ! ਹਾਇ ਓਏ ਰੱਬਾ! 


“ਆਤਮ ਮਾਰਗ”, ਨਵੰਬਰ, 2003 


੧3।10181151631)60£11131.੮0।੧) 


ਖੈਰਾ - ਬਾਬਾ! ਤੂੰ ਠੰਢਾ ਘੜਾ, ਆਪਣੇ ਪਿੰਡ ਨੂੰ 
ਬੀ ਤੂੰ ਖੱਸੀ ਕਰ ਘੱਤਿਆ ਤੇ ਅੱਜ ਸਾਨੂੰ ਵੀ ਅੰਦਰਾਣੀ 
ਘੋਟ ਪਿਲਾਈ ਹਈ। ਕੇਹੀਆਂ ਬਰਫ ਦੀਆਂ ਢੀਮਾਂ_ਸੱਟੀਆਂ 
ਨੀ, ਸਾਡੇ ਰੋਹ ਦੇ ਭਾਂਬੜ ਨੂੰ ਨਾਸ਼ ਕਰ ਦਿੱਤਾ ਹਈ ? ਚੜ੍ਹੇ 


੫. ਹੈ 
ਮੇਮਣਿਆਂ ਵਾਂਡੂੰ ਤੱਕਦੇ ਹਨ, ਉਠ ਕੇ ਗਿੱਚੀਆਂ ਨਹੀਂ ਨੱਪ 


ਖੈਰਾ - ਹੁਣੇ ਲੱਗ ਗਿਆ ਹੈ ਕਿ ਬੱਕਰੀਆਂ ਬਣਾ 
ਛੋੜਿਆ ਈ। ਹੁਣ ਦੱਸ ਕੀ ਕਰੀਏ ? 
ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵਿਚ ਦੂਰੋਂ ਧੂੜ 


ਦਿੱਸੀ ਤੇ ਸਭ ਦੇ ਧਿਆਨ ਓਧਰੇ ਹੋ ਗਏ। ਗੱਲ ਇਹ ਸੀ 
ਕਿ ਪਿੰਡ ਦੇ ਕਿ ਜੁਲਾਹੇ ਨੇ ਇਹ ਜਾਣ ਕੇ ਕਿ ਲੋਕੀ 


ਇਕੋ ਨਿਕਲੀ ਤਾਂ ਉਸ ਨੇ ਰਪਟ ਲਿਖ ਲਈ ਡੇ 
ਆਖਿਆ, ਕਿ ਹੁਣ ਮੈਂ ਸਾਹਿਬ ਜੀ ਤੋਂ ਹਾਲ ਪੁੱਛਾਂ। 


ਸਾਹਿਬ ਜੀ ਹੁਣ ਰੂੰ ਵਰਗੇ ਚਿੱਟੇ ਹੋ ਰਹੇ ਸਨ। ਓਹੁ 


ਕੁਝ ਢਾਰਸ ਬੱਝੀ, ਪਰ ਕਲੇਜਾ ਉਵੇਂ ਕਬ ਰਿਹਾ ਸੀ ਇਕ 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00) 


ਪੁੱਤ ਤੇ ਹੋਰਨਾਂ ਨੇ ਮੋਟਰ ਵਾਲਿਆਂ ਦੇ ਜ਼ਖਮ ਪਾਣੀ ਵਿਚ 
ਕਰਿ ਵਰ ਨਦਰੀ ਕੇ ਫੇਹੇ 
ਕੇ ਬੇਨ੍ਹ ਦਿਤੇ ਤੇ ਤੇ ਗਰਮ ਦੁੱਧ ਪਿਲਾਇਆ। 


ਨੂੰ ਮੈਰੇ ਪਾਸ ਛੱਡ ਦਿਓ ਤਾਂ ਏਥੇ ਸਾਡੇ ਨਾਲ ਦੇ ਪਿੰਡ 
ਦਾ ਡਾਕਟਰ ਬੱਗਾ ਸਿੰਘ ਦਾਰੂ ਕਰੇਗਾ, ਉਹ ਘਰ ਛੁਟੀ 


(ਬਾਕੀ ਪੰਨਾ 50 ਤੇ) 


੧3।10181151631)60£11131.੮0।੧) 


ਜੇਲ੍ਹ ਚਿੱਠੀਆਂ 


ਪੈਕ ਆਕੇ 
ਤੂ 
: 


ਕੂ 
3 


੭ 
੭ 


ਰਿ 
ਤਰ 


ਵੀ 
੩ 
ਹਰ 


ਰਗ 
ਕਰ 


੨ 
ਇ 
ਰੇ 
- 


ਹਾ 


ਜਿ 


ਸੁਪ੍ਰਟੰਡੈਟ ਨੂੰ ਜ਼ਬਾਨੀ ਅਤੇ ਲਿਖਤੀ ਕਈ ਨੋਟਸ ਦਿਤੇ ਗਏ 
ਕਿ ਆਪਣੀਆਂ ਕਰਤੂਤਾਂ ਤੋਂ ਬਾਜ਼ ਆ ਜਾਓ ਨਹੀਂ ਤਾਂ 
ਪਛਤਾਓਗੇ। ਪਰ ਉਹ ਹੈਕਾਰੇ ਹੋਏ ਕਦ ਮੰਨਦੇ ਸਨ। ਓੜਕ 
ਆਈ.ਜੀ. ਨੂੰ ਦਰੋਗੇ ਤੇ ਸੁਪੁੰਟੈਡੰਟ ਦੇ ਰਾਹੀਂ ਇਕ 


%। 53੧0੫ 18£[। 5।੧੬। .। ੬00) 


੬ 


ਭਾਈ ਸਾਹਿਬ ਭਾਈ ਰਣਗੀਰ /ਨੈੰਘ ਜੀ 


ਦਬਾ ਰਖਿਆ। ਆਈ.ਜੀ. ਤਾਈਂ ਪਹੁੰਚਣ ਹੀ ਨਹੀਂ 
ਦਿੱਤਾ। ਖਾਸਾ ਚਿਰ ਉਡੀਕ ਕੀਤੀ ਕਿ ਹੁਣ ਭੀ ਕੁਛ 
ਸ਼ੁਨਵਾਈ ਹੁੰਦੀ ਹੈ। ਓੜਕ ਅੱਕ ਥੱਕ ਕੇ ਸਪੈਸ਼ਲ ਬਲਾਕੀ 
ਅਠਾਰਾਂ ਉੱਨੀ ਸਾਥੀਆਂ ਨੇ ਹਰਨ ਹੋਣ ਦੇ ਤਿਆਰੇ ਬਜਾ 
ਲਏ। 
ਅਠਾਰਾਂ ਸਿੰਘਾਂ ਦਾ ਹਰਨ ਹੋਣਾ 

ਇਹ ਫਰਵਰੀ 1918 ਦਾ ਜ਼ਿਕਰ ਹੈ। ਦਾਸ ਉਸ 
ਵੇਲੇ ਹਸਪਤਾਲ ਵਿਚ ਹੈਸੀ। ਉਥੋਂ ਹੀ ਮੇਰੀ ਸੈਮਤੀ ਲੈਣ 


ਤਾਬੜ ਤੋੜ ਉਸੇ ਰਾਤ ਹੀ ਚੈਪਤ ਹੋਣ ਦੀਆਂ ਚੇਟਕਾਂ 
ਚੜ੍ਹ ਮਚੀਆਂ। 

ਦਾਸ ਉਸੇ ਆਥਣ ਹਸਪਤਾਲ ਵਿਚੋਂ ਖਾਰਜ ਹੋ ਕੇ 
ਆਪਣੇ ਬਲਾਕ (ਪੰਜਾਬ ਸੈਲ ਬਲਾਕ ਨੰਬਰ 3) ਵਿਚ ਆ 
ਗਿਆ, ਪਰ ਮੈਂ ਆਪਣੇ ਜਾਣੇ ਇਹ ਧੀਰਜ ਬੈਨ੍ੀ ਬੈਠਾ 
ਹਾਂ ਕਿ ਸਪੈਸ਼ਲ ਬਲਾਕ ਵਾਲੇ ਸਾਥੀਆਂ ਹਰਨ 


੧3।10181151631)62£11131.੮0।੧) 


ਨੰ ਉਨ੍ਹਾਂ ਦੇ ਉਡੇਤ 
ਸੁਨੇਹੇ ਦੇ ਉਤਰ ਵਿਚ ਮੇਰੇ ਮੂੰਹੋਂ ਤੁਰੈਤ ਇਹੋ ਅੱਖਰ ਨਿਕਲੇ 
ਕਿ ਉਨ੍ਹਾਂ ਨੂੰ ਕਹਿ ਦਿਓ ਕਿ ਅੱਜ ਦਾ ਦਿਨ ਮਤ ਜੈਕਾਰਾ 
ਗਜਾਉਣ, ਕਲੂੂ ਨੂੰ ਸਾਰਿਆਂ ਦੇ ਇਕੱਠੇ ਕਰਨ ਦਾ 
ਵਾਇਦਾ ਹੋਇਆ ਹੈ । ਖਬਰ ਨਹੀਂ ਉਨ੍ਹਾਂ ਪਾਸ ਇਹ ਸੈਦੇਸਾ 
ਪੁਜਾ ਯਾ ਨਹੀਂ। ਕਿਉਂਕਿ ਲਾਕ ਅਪ (100-00) ਹੋਣ 
ਵਾਲੀ ਹੀ ਸੀ। ਜੇ ਪੁਜਾ ਹੋਉ ਤਾਂ ਉਨ੍ਹਾਂ ਗੋਲਿਆ ਨਹੀਂ। 
ਗੋਲਣ ਭੀ ਕੀ? ਉਨ੍ਹਾਂ ਦਿਨੇ ਹੀ ਹਰਨ ਹੋਣ ਦੀ ਸਮੱਗਰੀ 
ਇਕੱਠੀ ਕਰ ਛੱਡੀ ਹੋਈ ਸੀ। ਪਰ ਅਸੀਂ ਤਾਂ ਇਸ ਵਲੋਂ 


ਕਰਦਾ ਸੀ। ਅਜੇ ਬਾਵਨ ਅੱਖਰੀ ਦੇ ਪਾਠ ਦੀ ਸਰੋਤ ਕੰਨਾਂ 
ਵਿਚ ਪੈਣ ਹੀ ਲਗੀ ਸੀ ਕਿ ਕੜੱਕ ਕਰਕੇ ਦਾਸ 
ਭਜਨ ਅਭਿਆਸੀ ਸੁਰਤ ਗਗਨ ਮੰਡਲਾਂ ਵਿਖੇ ਜਾ 


20, ਪਰ 


੮ ਦੀ ! 
ਸਰ 
ਤਹ 

'ਪ ਦਹੀ 

ਪੈ ਵੋ ਕੋਕ, 


ਤਕ 
%”%੭੦੧/ 


454 ਡਵੂਕਰਤ 
ਰੂ 
ਕਤ ਤਤ 
ਹੋਤ ਯਹ ਤਕ 
੫ ਮੈਂ ਤਤ 
ਪੱ ਰੂ ਕਤ 

011 


%। 53੧0੫ 18£[। 5।੧੬। .। ੬00) 


0੧੦੧ 
ਕੁ 
2੭ 
& 


ਦੋ 
ਲਈ ਤਾਲਾ ਖੋਲ੍ਹਣ ਦੀ ਵਾਹ ਲਾ ਰਹੇ ਹਨ। ਅੱਧਾ ਕੁ 
ਘੰਟਾ ਖੋ ਨੂੰ ਲੱਗ ਗਿਆ। ਦੋ ਗੁੱਛੇ ਚਾਬੀਆਂ ਦੇ 
ਉਨ੍ਹਾਂ ਪਾਸ ਸਨ। ਪਰ ਦੋਹਾਂ ਵਿਚੋਂ ਕੋਈ ਚਾਬੀ ਨਾ ਲਗੇ । 
ਦਾਸ ਨੇ ਗੁੱਛੇ ਅੰਦਰੇਂ ਹੱਥ ਕੱਢ ਕੇ ਦੇਖੇ 


ਅੰਦਰਲੀ ਜੇਲੂ _ਗਾਰਦ ਐਨ ਸਿਰ ਤੇ ਤੇ 
ਜਮਾਂਦਾਰ ਨੇ ਕਿਹਾ, “ਕਹਾਂ ਜਾਓਗੇ”, ਤਾਂ 


ਵਗਾਹ ਕੇ ਮਾਰਿਆ ਜੋ ਭੱਜੇ ਜਾਂਦੇ ਤਿਲਕਧਾਰੀ ਦੀ ਪਿੱਠ 


੧3।1018115163160£11131.੮0।੧) 


ਉਤੇ ਲੱਗਾ। ਅੱਗ ਚਮਕਣ ਦੀ ਦੇਰ ਸੀ ਕਿ ਸਾਰੀ ਗਾਰਦ 
ਪਿਛਲੇ ਪੈਰੀਂ ਆਪਣੀ ਜਾਨ ਲੈ ਕੇ ਨੱਸ ਭੱਜੀ। ਸਾਹ ਨਾਲ 
ਸਾਹ ਨਾ ਰਲੇ। ਧੁਰ ਜੇਲ੍ਹ ਬਾਹਰ ਜਾ ਕੇ ਦਮ ਲਿਆ। ਓਧਰ 
ਫਸੀਲ ਤੇ ਖੜੇ ਪਹਿਲੇ ਪੂਰ ਦੇ ਕਈ ਅਲੇਲ ਸਿੰਘਾਂ ਨੇ 
ਹੌਸਲੇ ਵਿਚ ਆ ਕੇ ਖੜਿਆਂ ਨੇ ਹੀ ਫਸੀਲੋਂ ਬਾਹਰ ਵਾਰ 
ਛਾਲਾਂ ਮਾਰ ਦਿਤੀਆਂ, ਪਰ - 

“ਸਭਨੀ ਛਾਲਾ ਆਗੀਆ ਕਰਤਾ ਕਰੇ ਸ਼ ਹੋਇ / 

ਪਹਿਲੇ ਪੁਰ ਦੇ ਛਾਲਾਂ ਮਾਰਣ ਵਾਲੇ ਪੰਜ ਛੇ ਸਜਣ 
ਤਾਂ ਡਿਗਦੇ ਹੀ ਤਕੜੇ ਜਖਮੀ ਹੋ ਗਏ। ਬਾਕੀਆਂ ਦੇ ਪੈਰ 


ਹੈ 


ਸਿੰਘ (ਨਾਰੌਗਵਾਲ) ਢੱਠਾ ਪਿਆ ਸੀ। ਉਸ ਨੇ 


ਹੂ 
ਦੇ 
ਹੂ 
ਰੰ 
ਆ 


ਰਹ ਕਰ 
ਹੂ 
ੈਂ ਹਾ 
ਕ੍ਰੀਘ.ਕ ਹੀ 
ਰਿ 
ਕ44, 

ਹੈ ਝ 


ਅਰਜਨ ਸਿੰਘ ਜੀ ਖਾਲੀ ਕਟੋਰੀਆਂ ਦੇ ਤਪਲੇ ਬਣਾ 


%। 53੧0੫ 18£[। 5।੧੬। .। ੬00) 


ਭਾਈਆਂ ਆਰਨਿ ਭਾਈ ਦੁਰਗਾ ਜਾਣ ਕੇ / 

ਸਿਪਾਹੀ ਨੇ ਪਹਿਲਾ ਘਸੈਨ ਵੱਜਣ ਪਰ ਦੁਹਾਈ ਭੀ 
ਇਹੋ ਦਿਤੀ ਸੀ ਕਿ 'ਮੈਂ ਤੋ ਤੁਮਾਰਾ ਭਾਈ ਹੂੰ, ਮੁਝੇ ਮਤ 
ਮਾਰੋ ਬਿਗਾਨਿਆਂ ਦਾ ਦੁਤ ਸਮਝਕੇ ਹੀ ਬਿਚਾਰਾ ਮਾਰਿਆ 


੧3।101181151631)62£11131.੮0।੧) 


ਫੁੱਲ ਬੋਲਿਆ 


ਅਨੰਤ ਕਾਲ ਤੋ ਸੈਸਾਰ ਦੀ ਰਚਨਾ ਹੋਈ। ਨਦੀਆਂ 


ਰਾਹੀਂ ਪਾਣੀ ਹੇਠਾਂ ਸੁਟਦੀਆਂ, ਬਹੁਤ ਹੀ ਵੇਗ ਨਾਲ 
ਚਲਦੀਆਂ, ਮੈਦਾਨਾਂ ਰਾਹੀਂ ਹੁੰਦੀਆਂ ਹੋਈਆਂ ਸਾਗਰ ਵਿਚ 
ਜਾ ਮਿਲਦੀਆਂ ਹਨ। ਇਹ ਰਸਤੇ ਵਿਚ ਅਨੇਕਾਂ ਕਲੋਲਾਂ 
ਕਰਕੇ, ਬਹੁਤ ਹੀ ਰੁਮਕ-ਰੁਮਕ ਕੇ ਚਲਦੀਆਂ ਹਨ। ਕਈ 
ਥਾਂਈ ਨਦੀਆਂ ਦੀ 
ਪਵਿੱਤਰਤਾ ਮੰਨਦੇ ਹੋਏ 
ਲੋਕ ਇਸ਼ਨਾਨ ਵੀ 
ਕਰਦੇ ਸਨ। ਸਮਾਂ 
ਨਾਲ ਇਹ 


ਪਾ ਕੇ ਪ੍ਭੂ ਨਾਲ ਚਿਤ ਲਾਉਂਦੇ ਸਨ। ਇਹ ਪਾਣੀ ਹੌਲੀ- 
ਹੌਲੀ ਸੈਗੀਤਮਈ ਧੁਨ ਬਣਾਉਂਦਾ ਲੰਘ ਰਿਹਾ ਹੁੰਦਾ ਸੀ, 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00) 


ਸੰਤ ਵਰਿਆਮ ਸਿੰਘ ਜੀ 
ਬਾਨੀ ਵਿ. ਗੁ. ਰੂ. ਮਿਸ਼ਨ/ 


ਸਾਡੇ ਪੁਰਵਜ ਕੁਦਰਤ ਨਾਲ ਅਥਾਹ ਪਿਆਰ ਕਰਦੇ ਸਨ। 
ਸੁਰਜ ਦੀਆਂ ਪਹਿਲੀਆਂ ਕਿਰਨਾਂ, ਚੰਦਰਮਾ ਦੀ ਪੂਰਨਮਾਸ਼ੀ 
ਵਾਲੀ ਰਾਤ, ਤਾਰਿਆਂ ਦਾ ਨਿਰਮਲ ਅਕਾਸ਼ ਵਿਚ 
ਡਲ੍ਹਕਣਾ, ਟਿਕੀਆਂ ਹੋਈਆਂ ਹਵਾਵਾਂ ਦਾ ਚਲਣਾ, ਧਰਤੀ 
ਉਪਰ ਅਨੇਕ ਕਿਸਮ ਦੇ ਦਰੱਖਤਾਂ ਦਾ ਉਗਣਾ, ਵਧਣਾ, 
ਫੁਲਣਾ, ਮੌਲਣਾ ਅਤੇ ਅਨੇਕ ਰੈਗ ਦੇ ਫੁਲਾਂ ਨੇ ਆਪਣੇ 
ਸਮੇਂ ਅਨੁਸਾਰ, ਇਸ ਬੰਦੇ ਨੂੰ ਆਪਣਾ ਖੇੜਾ ਵਿਖਾ ਕੇ 


ਹੁਸੜ ਅਸਾਡੇ ਨਾਲ 
ਬਹੁਤ ਬੇਇਨਸਾਫੀ 


ਕਰਦੇ ਹਨ। ਅਸੀਂ 
ਧਰਤੀ ਵਿਚੋਂ ਇਕ ਨਿੱਕੇ 


ਜਿਹੇ ਬੀਜ ਦੇ ਰੂਪ 


ਤਰ੍ਹਾਂ ਸੈਦਰ ਹੁੰਦੀਆਂ ਹਨ। ਐ ਮਨੁੱਖ! ਤੂੰ ਇਸ਼ਨਾਨ ਕਰਕੇ 
ਅਨੇਕਾਂ ਕਿਸਮ ਦੇ ਸ਼ਿੰਗਾਰ ਲਾ ਕੇ ਸੋਭਾ ਦਿੰਦਾ ਹੈਂ ਪਰ 
ਅਸੀਂ ਬਿਨਾਂ ਕੁਛ ਕਰਿਆਂ ਹੀ ਆਪਣੇ ਅੰਦਰ ਛੁਪੀ ਹੋਈ 
ਸੁੰਦਰਤਾ ਨੂੰ ਪ੍ਰਗਟ ਕਰਕੇ ਖਿੜਦੇ ਹਾਂ। ਤੂੰ ਨਹੀਂ ਜਾਣਦਾ 
ਕਿ ਜੋ ਜੋਤੀ ਤੋਰੇ ਅੰਦਰ ਹੈ ਸਾਡੇ ਅੰਦਰ ਵੀ ਓਹੀ ਜੋਤੀ 
ਹੈ। ਅਸੀਂ ਕਦੇ ਮੁਰਝਾਉਂਦੇ ਨਹੀਂ, ਪਰ ਅਫਸੋਸ ਅਸਾਨੂੰ 
ਪਾਣੀ ਦੇਣਾ ਤੇਰੇ ਹੱਥ ਵਿਚ ਹੈ, ਪਰ ਫੇਰ ਵੀ ਅਸੀਂ ਜਦੋਂ 
ਆਪਣੀ ਜੁਆਨੀ ਮਾਣ ਕੇ ਸਮਾਪਤ ਹੋਣ ਦੇ ਨੇੜੇ ਹੁੰਦੇ 
ਹਾਂ ਤਾਂ ਅਸੀਂ ਰੋਂਦੇ ਕੁਰਲਾਂਦੇ ਨਹੀਂ, ਅਸੀਂ ਸੈਸਾਰ ਵਿਚ 
ਆਪਣੇ ਅੰਦਰੋਂ ਫੁੱਲ ਦੇ ਰੂਪ ਵਿਚ ਅਥਾਹ ਸੁੰਦਰਤਾ ਕੱਢ 
ਕੇ ਖੇੜਾ ਹੀ ਖੇੜਾ ਸੈਸਾਰ ਵਿਚ ਫੈਲਾਉਂਦੇ ਹਾਂ। ਅਸਾਨੂੰ 
ਕੋਈ ਸ਼ਿਕਵਾ ਨਹੀਂ ਕਿ ਅਸੀਂ ਕਿਨ੍ਹਾਂ ਹਾਲਾਤ ਵਿਚੋਂ ਇਸ 


੧3।101181151631)60£11131.੮0।੧) 


ਅਵਸਥਾ ਵਿਚ ਪਹੁੰਚੇ ਹਾਂ, ਜਿਥੇ ਇਕ ਨਿੱਕਾ ਜਿਹਾ 
ਬੀਜ ਰੁਪਮਾਨ ਹੋ ਕੇ ਅਤਿ ਨਰਮ ਪੰਖੜੀਆਂ ਦਾ ਸ਼ਿੰਗਾਰ 
ਪਹਿਨ ਕੇ ਅਦਰਲੀ ਖੁਸ਼ਬੂ ਹਵਾ ਵਿਚ ਸੈਮਿਲਤ ਕਰਦਾ 
ਹੈ। ਤਰੇ ਜਾਂਦੇ ਰਾਹੀ ਸਾਡੇ ਵਲ ਝਾਕਦੇ ਹਨ ਅਤੇ ਲੈਮਾ 
ਸਾਹ ਲੈ ਕੇ ਸਾਡੀ ਸੁਹੱਪਣ ਮਹਿਸੂਸ ਕਰਦੇ ਹਨ। ਐ 
ਮਨੁੱਖ! ਸਾਡਾ ਅੰਤ ਸੁੰਦਰਤਾ ਮਾਣਦਿਆਂ ਹੁੰਦਾ ਹੈ, ਅਸੀਂ 
ਆਪ ਵੀ ਖਿੜਦੇ ਹਾਂ ਅਤੇ ਵੇਖਣ ਵਾਲੇ ਨੂੰ ਵੀ ਖੇੜਿਆਂ 
ਵਿਚ ਲੈ ਜਾਂਦੇ ਹਾਂ। ਵੇਖਣ ਵਾਲਾ ਹਨ੍ਹੇਰੇ ਵਿਚ ਹੁੰਦਾ ਹੈ, 
ਉਸ ਨੇ ਆਪਣੇ ਅੰਦਰੋਂ ਹੀ ਇਹ ਧਾਰ ਲਿਆ ਹੈ ਕਿ ਇਹ 
ਸੁੰਦਰ ਵਸਤੂ ਮੈਂ ਆਪਣੇ ਦੇਵਤਾ ਨੂੰ, ਆਪਣੇ ਇਸ਼ਟ ਨੂੰ 
ਭੇਟਾਂ ਕਰਾਂ, ਇਹ ਸਾਨੂੰ ਡਾਲੀ ਨਾਲੋਂ ਤੋੜ ਲੈਂਦਾ ਹੈ। ਅਸੀਂ 
ਜੀਉਣ ਵਾਸਤੇ, ਹੋਰ ਲੈਮੇਰਾ ਖੇੜਾ ਰਖਣ ਵਾਸਤੇ ਆਪਣੀ 
ਪਿਆਰੀ ਟਾਹਣੀ ਨਾਲੋਂ ਟੁਟਣ ਤੇ, ਬਿਨਾਂ ਕੋਈ ਬਦਦੁਆ 
ਦਿਤਿਆਂ ਉਸ ਦੇ ਅੱਗੇ ਆਪਣਾ ਆਖਰੀ ਸਮਾਂ ਤਕ ਰਹੇ 
ਹੁੰਦੇ ਹਾਂ। ਪਿਆਰਿਆ! ਤੈਨੂੰ ਨਹੀਂ ਪਤਾ ਕਿ ਅਸੀਂ ਖਿੜੇ 
ਰਹਿ ਕੇ ਕਿੰਨੇ ਤੇਰੇ ਵਰਗੇ ਮਨੁੱਖਾਂ ਨੂੰ ਪ੍ਰਭਾਵਿਤ ਕਰਨਾ 
ਸੀ ਅਤੇ ਕਿੰਨੀਆਂ ਖੁਸ਼ਬੂਆਂ ਹਵਾ ਵਿਚ ਫੈਲਾਉਣੀਆਂ 
ਸਨ। ਤੇਰੇ ਅੰਦਰੋਂ ਬਦਬੂ ਨਿਕਲਦੀ ਹੈ, ਸੜਿਆਂਦ ਆਉਂਦੀ 
ਹੈ, ਤੇਰੇ ਅੰਗ-ਅੰਗ ਵਿਚੋਂ ਮੈਲ ਨਿਕਲਦੀ ਹੈ, ਪ੍ਰਭੂ ਨੇ 


ਹੈਂ ਅਤੇ ਦੁਨੀਆਂ ਵਿਚ ਪ੍ਰਦੂਸ਼ਣ ਪੈਦਾ ਕਰ ਰਿਹਾ ਹੈਂ, ਤੇਰੇ 
ਸਾਹ ਵਿਚ ਮੈਲ ਹੈ, ਤੇਰੇ ਸਰੀਰ ਵਿਚ ਮੈਲ ਹੈ, ਤੇਰੇ 
ਅੰਦਰ ਬੇਅੰਤ ਬਦਬੂ ਹੈ, ਚਾਰ ਦਿਨ ਇਸ਼ਨਾਨ ਨਾ ਕਰੇ 
ਤਾਂ ਤੇਰਾ ਚੌਗਿਰਦਾ ਬਦਬੂ ਨਾਲ ਭਰ ਜਾਵੇਗਾ, ਤੇਰੀਆਂ 
ਸਾਰੀਆਂ ਇੰਦੀਆਂ ਵਿਚੋਂ ਮੈਲ ਨਿਕਲਦੀ ਹੈ ਪਰ ਤੇਰੀ 
ਵਡਿਆਈ ਕੀਤੀ ਜਾਂਦੀ ਹੈ, ਅਸੀਂ ਹਸਦੇ ਹਾਂ ਕਿ ਇਸ 
ਮਨੁੱਖ ਵਿਚ ਕੀ ਵਡਿਆਈ ਹੈ। ਐ ਮਨੁੱਖ! ਕਦੇ-ਕਦੇ ਤੇਰੇ 
ਵਰਗ ਵਿਚ, ਕੋਈ ਧੁਰੋਂ ਬਖਸ਼ਿਆ ਹੋਇਆ ਆਉਂਦਾ ਹੈ 
ਉਹ ਇਨ੍ਹਾਂ ਖੇੜਿਆਂ ਵਿਚ ਰਹਿਣ ਦੀ ਜਾਂਚ ਦਸਦਾ ਹੈ 
ਅਤੇ ਤੈਨੂੰ ਪ੍ਰੇਰਨਾ ਆਉਂਦੀ ਹੈ, ਸੋਝੀ ਆਉਂਦੀ ਹੈ ਕਿ ਤੇਰੇ 
ਅੰਦਰ ਮਹਿਕਾਂ ਦਾ ਬੇਅੰਤ ਭੈਡਾਰ ਹੈ, ਤੇਰੇ ਅੰਦਰ ਸੁੰਦਰਤਾ 
ਹੀ ਸੁੰਦਰਤਾ, ਪਿਆਰ ਹੀ ਪਿਆਰ ਹੈ। ਤੈਨੂੰ ਮਹਿਕ ਲੈਣ 


%। 5320੫ 18£[। 5।੧੬। .। ੬00੧ 


41 


ਲਈ ਕਿਸੇ ਵੀ ਹੋਰ ਵਸਤੂ ਦੀ ਲੋੜ ਨਹੀਂ ਕਿਉਂਕਿ ਤੇਰਾ 
ਅੰਦਰ ਮਹਿਕ ਨਾਲ ਭਰਿਆ ਪਿਆ ਹੈ। ਤੇਰੇ ਨੇਤਰਾਂ ਵਿਚ 
ਅਤਿ ਦੀ ਸੁੰਦਰਤਾ ਆ ਜਾਂਦੀ ਹੈ, ਉਹ ਐਨੀ ਸ਼ਕਤੀਸ਼ਾਲੀ 
ਹੁੰਦੀ ਹੈ ਕਿ ਜਿਧਰ ਵੀ ਦੇਖੋ ਉਧਰੋਂ ਰੋਗਾਂ ਨੂੰ, ਬਿਮਾਰੀਆਂ 


ਆਉਂਦੇ ਹਨ, ਤੁਸੀਂ ਆਪੇ ਹੀ ਉਸ ਦੀ ਵਿਰੋਧਤਾ ਕਰਦੇ 
ਹੋਂ, ਉਹਨੂੰ ਕਦੇ ਬੇਤਾਲਾ ਕਹਿੰਦੇ ਹੋ, ਕਦੇ ਭੂਤਨਾ ਕਹਿੰਦੇ 
ਹੋਂ, ਕਦੇ ਆਪ-ਹੁਦਰਾ ਭੁੱਲੜ ਕਹਿੰਦੇ ਹੋ, ਅਨੇਕਾਂ ਅਸ਼ੁਭ 
ਵਿਸ਼ੇਸ਼ਣ ਉਹਦੇ ਨਾਲ ਜੋੜ ਦਿੰਦੇ ਹੋ ਪਰ ਉਹ ਫੇਰ ਵੀ 
ਤੁਹਾਡਾ ਭਲਾ ਕਰਦਾ ਰਹਿੰਦਾ ਹੈ। ਇਕ ਧੁਰੋਂ ਆਏ ਨੇ 
ਤੁਹਾਨੂੰ ਦਸਿਆ ਹੈ ਕਿ - 

ਏਕਾ ਵਸਤੁ ਬੂਝ/ਹਿ ਤਾ ਹੋਵ/ਹਿ ਪਾਕਾ / 

ਬਿਨ ਬੁਝ ਤੂੰ ਸ਼ਦਾ ਨਾਪਾਕ ਪੰਨਾ - 374 

ਤੂੰ ਪੜ੍ਹਦਾ-ਪੜ੍ਹਦਾ ਥਕ ਜਾਂਦਾ ਹੈਂ, ਬੇਅੰਤ ਪੁਸਤਕਾਂ 
ਪੜ੍ਹਦਾ ਹੈਂ ਪਰ ਉਨ੍ਹਾਂ ਸਾਰੀਆਂ ਵਿਚ ਪੜ੍ਹਨ ਵਾਲੀ ਇਕ 
ਵੀ ਗੱਲ ਨਹੀਂ ਹੁੰਦੀ, ਉਹ ਐਵੇਂ ਤੇਰੇ ਦਿਮਾਗ ਅੰਦਰ 
ਕੋਹਝਾ ਬੋਝ ਲੱਦ ਦਿੰਦੀਆਂ ਹਨ, ਤੂੰ ਲਾਇਬ੍ਰੇਰੀਆਂ ਦੀਆਂ 
ਲਾਇਬ੍ਰੇਰੀਆਂ ਪੜ੍ਹ ਲੈਂਦਾ ਹੈਂ, ਪਰ ਤੈਨੂੰ ਨਹੀਂ ਪਤਾ ਕਿ 
ਪੜ੍ਹਨ ਵਾਲੀ ਚੀਜ਼ ਤਾਂ ਤੇਰੇ ਅੰਦਰ ਹੀ ਹੈ। ਜੇ ਤੂੰ ਉਹ 
ਪੜ੍ਹ ਲੈਂਦਾ ਤਾਂ ਸਾਰੀ ਪੜ੍ਹਾਈ ਤੇਰੇ ਅੰਦਰ ਆਪੇ ਹੀ ਆ 
ਜਾਂਦੀ। ਉਹਦੇ ਬਾਰੇ ਇਸ ਤਰ੍ਹਾਂ ਦਸਦੇ ਹਨ - 

ਪੜਿ ਪੜਿ ਗਡਾੀ ਲਦੀਅਹਿ ਪੜਿ ਪੜਿ ਭਗੀਆ/ਹਿ ਸਾਥ 

ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਆਹਿ ਖਾਤ 

ਪੜੀਅਆਹਿ ਜੇਤੇ ਬਰਸ਼ ਬਰਸ਼ ਪੜੀਆਹ ਜੇਤੇ ਮਾਸ ॥ 

ਪੜੀਐ ਜੋਤੀ ਆਰਜਾ ਪੜੀਆਹਿ ਜੇਤੇ ਸਾਸ 

ਨਾਨਕ ਲੋਥੈ ਇਕ ਗਲ ਹੌਰ ਹਉਮੈ ਝਖਣਾ ਡਾਖ 

ਪੰਨਾ - “67 

ਤੂੰ ਬੇਅੰਤ ਚੀਜ਼ਾਂ ਜੋੜਦਾ ਹੈ', ਪ੍ਰਮੇਸ਼ਰ ਨੇ ਐਨੀ ਦੌਲਤ 
ਪੈਦਾ ਕੀਤੀ ਹੈ ਕਿ ਤੇਰੇ ਖਰਚਿਆਂ ਕਦੇ ਵੀ ਮੁਕ ਨਹੀਂ 
ਸਕਦੀ, ਕੋਈ ਵੀ ਭੁੱਖਾ ਨਹੀਂ ਰਹਿ ਸਕਦਾ, ਨੰਗਾ ਨਹੀਂ 
ਰਹਿ ਸਕਦਾ, ਕੋਈ ਵੀ ਉਦਾਸ ਨਹੀਂ ਰਹਿ ਸਕਦਾ ਪਰ ਤੂੰ 
ਦੌਲਤ ਨੂੰ ਵੰਡਣ ਦੀ ਥਾਂ ਛੁਪਾ-ਛੁਪਾ ਕੇ ਰਖਦਾ ਹੈਂ, ਆਪ 
ਤੇਰੇ ਤੋਂ ਵਰਤ ਨਹੀਂ ਹੁੰਦੀ, ਦੂਸਰਿਆਂ ਦੀਆਂ ਲੋੜਾਂ ਨੂੰ ਵੀ 
ਅਧੂਰੀਆਂ ਕਰ ਦਿੰਦਾ ਹੈ'। ਮੈਂ ਤੈਨੂੰ ਕੀ ਕਹਾਂ, ਮੈਂ ਤਾਂ 
ਧਰਤੀ ਵਿਚੋਂ ਨਿੱਕਾ ਜਿਹਾ ਪੌਦਾ ਪੈਦਾ ਹੋ ਕੇ ਕੁਝ ਖਰੀਆਂ- 
ਖਰੀਆਂ ਗੱਲਾਂ ਕਰ ਰਿਹਾ ਹਾਂ, ਓਹੀ ਤੈਨੂੰ ਦਸਦਾ ਹਾਂ - 

ਦਮੜਾ ਤਿਗ਼ੀਕਾ ਜੋ ਖਰਚੈ ਅਰ ਖਾਇ / 

ਦੇਵੈ ਦਿਲਾਵੈ ਰਜਾਵੈ ਖੁਦਾਇ ॥ 

ਹੌਤਾ ਨ ਰਾਖੈ ਅਕੇਲਾ ਨ ਖਇ॥ 

ਤਹਕਾੀਕ ।ਦਿਲਦਾਨਾ ਵਗੰ` ਭਿਸ਼ਤ ਜਾਇ / 


“ਆਤਮ ਮਾਰਗ”, ਨਵੰਬਰ, 2003 


੧3।10181151631)62£11131.੮0।੧) 


ਪਿਆਰਿਆ! ਤੂੰ ਅੱਜ ਮੇਰੀਆਂ ਕੁਝ ਗੱਲਾਂ ਸੁਣ ਲੈ 
ਵਧਾਇਆ ਹੈ। ਮੈਂ ਤੈਨੂੰ ਤੇਰੀਆਂ ਸਾਰੀਆਂ ਅੰਦਰਲੀਆਂ 
ਗੱਲਾਂ ਦਸ ਰਿਹਾ ਹਾਂ, ਦੇਖ, ਮੈਂ ਕਦੇ ਵੀ ਉਦਾਸ ਨਹੀਂ 
ਹੁੰਦਾ, ਮੇਰੇ ਉਤੇ ਕਦੇ ਵੀ ਝੁਰੜੀਆਂ ਨਹੀਂ ਪੈਂਦੀਆਂ, ਮੈਨੂੰ 
ਠੰਢੀਆਂ ਹਵਾਵਾਂ, ਗਰਮ ਹਵਾਵਾਂ ਸੈਘਰਸ਼ ਵਿਚ ਪਾ ਕੇ 
ਰਖਦੀਆਂ ਹਨ ਪਰ ਉਹ ਮੇਰਾ ਖੇੜਾ ਨਹੀਂ ਖੋਹ ਸਕਦੀਆਂ, 
ਤੇਰੇ ਕੌਲ ਸੁਖਾਂ ਦਾ ਕੋਈ ਅੰਦਾਜ਼ਾ ਨਹੀਂ, ਤੇਰੇ ਕੋਲ 
ਕੋਠੀਆਂ ਨੰਢੀਆਂ ਕਰਨ ਵਾਲੀਆਂ ੩॥ 0010110੬0 
ਮਸ਼ੀਨਾਂ ਲੱਗੀਆਂ ਹੋਈਆਂ ਹਨ, ਸਰਦੀ ਤੋਂ ਬਚਣ ਲਈ 
ਘਰ ਗਰਮ ਕੀਤੇ ਹੋਏ ਹਨ, ਖਾਣ ਲਈ ਤੂੰ ਚੀਜ਼ਾਂ 
ਖਰੀਦ-ਖਰੀਦ ਕੇ ਜਮ੍ਹਾਂ ਕੀਤੀਆਂ ਹੋਈਆਂ ਹਨ ਪਰ ਤੇਰੇ 
ਅੰਦਰ ਖੇੜਾ ਕਿਉ ਨਹੀਂ ਆਉੱਦਾ। ਉਹ ਇਸ ਕਰਕੇ 
ਕਿਉਂਕਿ ਤੂੰ ਪ੍ਰਮੇਸ਼ਰ ਵਲੋਂ ਭੇਜਿਆਂ ਉਪਰ ਯਕੀਨ ਨਹੀਂ 
ਕਰਦਾ। ਉਨ੍ਹਾਂ ਪਾਸ ਇਕ ਐਸੀ ਔਸ਼ੁਧੀ ਹੈ ਜਿਸ ਨੂੰ ਤੂੰ 
ਇਕ ਵਾਰੀ ਅੰਦਰੋਂ ਪ੍ਰਗਟ ਕਰ ਲਵੇਂ`ਤਾਂ ਉਹ ਤੈਨੂੰ ਕਦੇ 
ਵੀ ਉਦਾਸੀਆਂ ਵਿਚ ਨਹੀਂ ਜਾਣ ਦੇਵੇਗੀ। ਕਿੰਨੇ ਵੀ 
ਬਿਖੜੇ ਹਾਲਾਤ ਕਿਉਂ ਨਾ ਆ ਜਾਣ ਉਸ ਦਾ ਖੇੜਾ ਕਦੇ 
ਵੀ ਨਹੀਂ ਗੁਆਚੇਗਾ। ਉਹ ਤੈਨੂੰ ਦੱਸ ਦੇਣਗੇ ਕਿ ਤੇਰੇ 
ਅੰਦਰ ਅੰਮ੍ਰਿਤ ਦਾ ਪਿਆਲਾ ਕਿਥੇ ਕੁ ਪਿਆ ਹੈ, ਉਹ ਸੁੰਨਾ 
ਰਾਖੀ ਬਿਨਾਂ ਹੋਣ ਕਰਕੇ ਤੇਰੇ ਅੰਦਰੋਂ ਹੀ ਲੁਟੇਰੇ ਲੁਟ-ਲੁਟ 
ਕੇ ਬਰਬਾਦ ਕਰ ਰਹੇ ਹਨ, ਉਹ ਚਾਹੁੰਦੇ ਹਨ ਕਿ ਤੈਨੂੰ ਉਸ 
ਦੀ ਕੋਈ ਖਬਰ ਨਾ ਹੋ ਜਾਵੇ। ਉਸ ਨੂੰ ਤੇਰੀ ਬੋਲੀ ਵਿਚ 
ਨਾਮ ਆਖਦੇ ਹਨ, ਅੰਮ੍ਰਿਤ ਆਖਦੇ ਹਨ। ਜੋ ਤੇਰੇ ਅੰਦਰ 
ਹੀ ਹੈ। ਫੁਰਮਾਨ ਆਉਂਦਾ ਹੈ- 


ਪੰਨਾ - 6500 


ਨਉਂ ਨਿਹਿ ਅੰਮ੍ਰਿਤ ਪ੍ਰਭ ਕਾ ਨਾਮ / 

ਦੇਗੰ ਮਹਿ ਇਸ਼ ਕਾ 'ਬਿਸ੍ਹਾਮ ॥ 

ਸੁੰਨ ਸ਼ਮਾਹਿ ਅਨਹਤ' ਤਹ ਨਾਦ / 

ਕਹਨ ਨ ਜਾਈਂ ਅਚਰਜ ,ਬਿਸ਼ਮਾਦ/ _ ਪੰਨਾ - 293 


ਆ ਤੇਰੇ ਨਾਲ ਮੈਂ ਅੱਜ ਬਹੁਤ ਗੱਲਾਂ ਕਰ ਲਈਆਂ 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00) 


ਤੈਨੂੰ ਕਹਿੰਦੇ ਸਾਰੇ ਸਿਆਣੇ ਹਨ, ਤੇਰੀ ਦੇਹੀ ਵੀ ਸਭ 
ਤੋਂ ਉਤਮ ਮੰਨਦੇ ਹਨ ਪਰ ਤੁੰ ਸਾਰੀਆਂ ਜੁਨਾਂ ਨਾਲੋਂ' ਹੇਠਾਂ 
ਕਿਉਂ ਹੈ ? ਤੈਨੂੰ ਤੇਰੇ ਕਰਮਾਂ ਦਾ ਫਲ ਮਿਲਦਾ ਹੈ ਕਿਉਂਕਿ ਤੂੰ 
ਇਹ ਧਾਰ ਲੈਦਾ ਹੈ ਕਿ ਮੈਂ ਕਰ ਰਿਹਾ ਹਾਂ। ਅਸੀਂ ਕਦੇ 
ਇਹ ਗੱਲ ਸੁਪਨੇ ਵਿਚੋਂ ਵੀ ਨਹੀਂ ਸੋਚੀ, ਅਸੀਂ ਕਹਿੰਦੇ ਹਾਂ 


ਗੱਲਾਂ ਮੈਂ ਤੁਹਾਡੇ ਨਾਲ ਕਰਾਂ, ਤੁਸੀਂ ' ਅੰਧਕਾਰ ਵਿਚ ਹੋਂ', 
ਤੇਰਾ ਤੇ ਮੇਰਾ ਪਿਛੋਕੜ ਇਕੋ ਹੀ ਹੈ। ਆ ਤੇਨੂੰ ਕੁਝ 


ਮਹਾਂਪੁਰਸ਼ਾਂ ਦੇ ਭਾਵ ਦਸਾਂ ਪਰ ਪਹਿਲਾਂ ਮੈਂ ਤੈਨੂੰ ਦੱਸਾਂ ਕਿ 
ਤੈਨੂੰ ਦੁਨੀਆਂ ਦੀਆਂ ਦੌਲਤਾਂ ਖੁਸ਼ੀ ਨਹੀਂ ਦੇ ਸਕਦੀਆਂ, ਜੇ 
ਤੁੰ ਉਸ ਵਾਹਿਗੁਰੁ ਦਾ ਧਿਆਨ ਨਹੀਂ ਕੀਤਾ, ਉਸ ਦੀ ੨੧ ਤ=ਾ 
ਨਹੀਂ ਕੀਤੀ ਤਾਂ ਤੂੰ ਮੈਨੂੰ ਮਾਫ ਕਰੀਂ, --।=-= ਤ” 
ਤੋਂ ਵੱਧ ਮਹੱਤਤਾ ਨਹੀਂ ਰਖਦਾ। ਦੇਖ - 

ਸੁੰਦਰ ਸ਼ੋਜ ਅਨੰਕ' ਸੁਖ 

ਰਸ਼ ਭੋਗਣ ਪੁਰੇ / 

ਗ੍ਰਿਹ ਸੋਇਨ ਚੰਦਨ ਸ਼ਗੰਧ ਲਾਇ ਮੋਤੀ ਗੌਰੇ ॥ 

ਮਨ ਇਛ ਸ਼ਖ ਆਣਦਾ 

ਕਿਛੁ ਨਾ/ਹ ਵਿਸੂਰੇ / 

ਸ਼ੋ ਪ੍ਰਭੁ ਚਿਤਿ ਨ ਆਵਈ ਵਿਸ਼ਟਾ ਕੇ ਕਰੇ / 

ਬਿਨ ਹਰਿ ਨਾਮ ਨ ਸਾਂਤਿ ਹੋਇ ਕਿਤੁ ਬਿਧਿ ਮਨੁ ਯੰਰੇ॥ 


੧3।10181151631)60£11131.੮0।੧) 


ਸਤ ਮਹਾਰਾਜ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੈਤ ਪ੍ਰ ਵਚਨ ਕਰਦੇ ਹੋਏ 


ਜਿਓਂ ਪਕਾ ਗੌਗੀ ਵਿਲਲ0ਇ /3 // 
ਬਹੁਤਾ ਬੋਲਣੁ ਝਖਣੁ` ਹੋਇ / 
ਵਿਣੁ ਬੋਲੇ ਜਾਣੈ ਸਭੁ ਸੋਇ ॥੧ ॥6ਹਾਓਂ / 


ਦਰਗਹ ਬੈਸਣ ਨਾਹੀ ਜਾਇ ੩ # 


ਚਉਥੈ ਪਹਰਿ ਸਬਾਹ ਕੈ 
ਸੁਰਤਿਆ ਉਪਜੈ ਚਾਉ 
(ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੀ ਸਮਾਪਤੀ ਉਪਰੈਤ ਕੀਤੇ ਬਚਨ) 


43 


%। 53੧0੫ 18£[। 5।੧੬। .। ੬00) 


ਸੰਤ ਵਰਿਆਮ ਸਿੰਘ ਜਾ 
ਬਾਨੀ ਵਿ. ਗੁ. ਰੂ. ਮਿਸ਼ਨ/ 
ਕਰਮਿ ਮਿਲੈ ਆਖਣੁ ਤੇਰਾ ਨਾਉਂ ॥ 
ਜਿਤ ਲਗਿ ਤਰਣਾ ਹੋਰ ਨਗੀ ਥਾਉ 
ਜੇ ਕੇ ਡੂਬੈ ਫਿਰਿ ਹੋਵੈ ਸ਼ਾਰ/ 
ਨਾਨਕ ਸ਼ਾਚਾ ਸ਼ਰਬ ਦਾਤਾਰ /8/3/44 
ਪੰਨਾਂ - 662 
ਸਾਧ ਸੈਗਤ ਜੀ! 


ਵਾਹਿਗੁਰੂ ਜੀ ਕਾ ਖਾਲਸਾ ॥ 
ਵਾਹਿਗੁਰੂ ਜੀ ਕੀ ਫਤਹਿ ॥ 


ਗੁਰ ਮਹਾਰਾਜ ਜੀ ਦਾ ਬਖਸ਼ਿਆ ਹੋਇਆ 
ਜਸ “ਆਸਾ ਦੀ ਵਾਰ” ਰਾਹੀਂ ਆਪ ਨੇ ਗਾਇਨ 
ਤੇ ਸੁਵਣ ਕੀਤਾ ਹੈ ਤੇ ਵਿਚਾਰਿਆ ਹੈ। ਆਪਣਾ 
ਸਮਾਂ ਵੀ ਸਫਲਾ ਕੀਤਾ ਹੈ ਜਿਸ ਦਾ ਬੇਅੰਤ 
ਵੱਡਾ ਫਲ ਹੋਇਆ ਕਰਦਾ ਹੈ। ਉਸ ਤੋਂ ਉਪਰੈਤ 
ਆਪ ਨੇ ਗੁਰੂ ਮਹਾਰਾਜ ਜੀ ਦਾ ਹੁਕਮਨਾਮਾ ਜੋ 
ਸਾਨੂੰ ਸੇਧ ਬਖਸ਼ਦਾ ਹੈ ਉਹ ਸੁਵਣ ਕੀਤਾ ਹੈ। 
ਬੜੇ ਧਿਆਨ ਦੇ ਨਾਲ ਇਸ ਸ਼ਬਦ ਦਾ ਜੋ 
ਸਿਧਾਂਤ ਹੈ ਜੇ ਸਮਝਣ ਦਾ ਯਤਨ ਕੀਤਾ ਜਾਵੇ, 
ਤਾਂ ਐਸਾ ਜ਼ਿਕਰ ਆਉਂਦਾ ਹੈ ਜਨਮ ਸਾਖੀਆਂ 
ਦੇ ਅੰਦਰ, ਕਿ ਇਕੋ ਹੀ ਸ਼ਬਦ ਜੋ ਇਹ ਉਚਾਰਨ 
ਕੱਤ ਹਟ ਕਮਾ ਲਿਆ ਜਾਵੇ ਤੇ ਸਮਝ ਕੇ 
ਇਸ ਦੇ ਮੁਤਾਬਿਕ ਚਲਿਆ ਜਾਵੇ ਤਾਂ ਆਦਮੀ ਦਾ 
ਸਰੀਰਿਕ ਦੁਖ ਤਾਂ ਇਕ ਪਾਸੇ ਰਿਹਾ, ਕਰੋੜਾ ਜਨਮਾਂ ਦੇ 
ਪਾਪ ਜਿਨ੍ਹਾਂ ਦਾ ਫਲ ਬੇਅੰਤ ਕਿਸਮ ਦੇ ਦੁਖ ਹੁੰਦੇ ਨੇ 
ਸਰੀਰਿਕ ਦੁਖ, ਮਾਨਸਿਕ ਦੁਖ, ਆਰਥਿਕ ਦੁਖ, 
ਭਾਈਚਾਰਕ ਦੁਖ, ਰਾਜਸੀ ਦੁਖ, ਵਾਸ਼ਨਾਵਾਂ ਦੀ ਅਪੂਰਤੀ 
ਦਾ ਦੁਖ, ਵੈਰ ਵਿਰੋਧ ਦਾ ਦੁਖ, ਦੁਸ਼ਮਣਾਂ ਦਾ ਦੁਖ, 
ਮਹਾਰਾਜ ਕਹਿੰਦੇ ਦੁਖਾਂ ਦੇ ਘਾਣ ਨੇ। ਜੇ ਦੁਖ ਗਿਣਨ 
ਲੱਗੋ_ਤਾਂ ਦੁਖ ਤੋਂ ਰਹਿਤ ਕੋਈ ਬੈਦਾ ਨਹੀਂ ਹੈ - 

ਜੋ ਜੋ ਲੰਸੈ ਸੋ ਸੋ ਰੋਗੀ॥ 

ਰੌਗ ਗੰਹਤ ਮੇਰਾ ਸ਼ਤਿਗੁਰ ਜੋਗੀ/# ਪੰਨਾ - 7140 

ਇਕ ਸਿਰਫ ਸਤਿਗੁਰੁ ਹੈ ਜਿਸ ਨੂੰ ਕੋਈ ਰੋਗ ਨਹੀਂ 
ਹੈ, ਦੁੱਖ ਨਹੀਂ ਹੈ ਬਾਕੀ ਤਾਂ ਮਹਾਰਾਜ ਨੇ ਫੁਰਮਾਨ ਕਰ 
ਦਿੱਤਾ ਕਿ - 

ਬਾਲੀ ਰੋਵੈ ਨਹਿ ਭਤਾਰੁ // 

ਨਾਨਕ ਦੁਖੀਆ ਸਭੂ` ਸੰਸਾਰ / ਪੰਨਾ - 954 


“ਆਤਮ ਮਾਰਗ”, ਨਵੰਬਰ, 2003 


੧3।101181151631)60£11131.੮0।੧) 


ਤੇ ਭਾਈ ਮਰਦਾਨਾ, ਕਿਤੋਂ ਜਲ ਦੀ ਤਲਾਸ਼ ਕਰਦਾ ਹੈ 
ਕਿ ਮੈਂ ਜਲ ਲਿਆਵਾਂ ਤੇ ਥਾਂ ਸਾਫ ਹੋ ਜਾਏ, ਥੋੜ੍ਹਾ 


੭ 


4 
ਆ 
ਜਰ 
੨ 
5 ੨੪ 


ਰਿ ਇਕ 
ਨਹੀਂ ਸੀ ਜਾ ਸਕਦਾ। ਆਪ ਹਰ ਵਕਤ ਤੁਰੇ ਰਹਿੰਦੇ ਸੀ। 
ਬਹੁਤ ਹੀ ਜਰੂਰੀ ਚੀਜ਼ਾਂ ਆਪਣੇ ਕੋਲ ਰਖਦੇ। ਪਾਣੀ 
ਵਾਸਤੇ ਪਹਿਲੇ ਜ਼ਮਾਨਿਆਂ ਦੇ ਅੰਦਰ ਬਹੁਤ ਹਲਕਾ 
ਬਰਤਨ ਹੁੰਦਾ। ਇਕ ਰੱਸੀ ਹੁੰਦੀ ਤੇ ਉਸ ਨੂੰ ਮੌਕੇ ਤੇ ਜਾ 


ਸਵਾਇਆ ਹੋਇਆ ਹੈ । ਇਕੋ ਹੀ ਕੱਪੜੇ ਦੀ ਗਿਲਟੀ ਮਾਰ 
ਲੈਣੀ, ਉਹ ਤੇੜ ਹੋ ਜਾਂਦਾ ਸੀ, ਇਕ ਉਤੇ ਲੈ ਲੈਣਾ। 
ਦੋ ਚੱਦਰਾਂ ਹੁੰਦੀਆਂ ਸਨ। ਸਾਰੇ ਮਹਾਂਪੁਰਸ਼ ਇਵੇਂ ਹੀ ਕਰਦੇ 
ਸੀ। ਮੁਹੰਮਦ ਸਾਹਿਬ ਬਾਰੇ ਜ਼ਿਕਰ ਹੈ ਕਿ ਉਨ੍ਹਾਂ ਨੇ ਸਾਰੀ 
ਜ਼ਿੰਦਗੀ ਦੋ ਚਾਦਰਾਂ ਵਿਚ ਕੱਟ ਦਿੱਤੀ, ਤਿਆਗ ਹੁੰਦਾ 
ਕਿਉਂਕਿ ਹਰ ਵਕਤ ਸਫਰ ਹੁੰਦਾ ਸੀ। ਘੱਟ ਤੋਂ ਘੱਟ ਬਸਤ 
ਰੱਖਣੇ । 

ਸੋ_ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਕਿਹਾ ਕਿ 
ਤਤ 


ਕਹਿੰਦੇ, “ਇਥੇ ਨਹੀਂ ਅਸੀਂ ਪੈਣ ਦੇਣਾ, ਹੁਣ ਤੁਸੀਂ 
ਪੈ ਜਾਣਾ ਹੈ ਤੇ ਥੋੜ੍ਹੀ ਜਿਹੀ ਦੇਰ ਨੂੰ ਜਦੋਂ ਅਸੀਂ ਸੌਂ ਜਾਣਾ 
ਹੈ, ਸਾਡਾ ਘਰ ਭੈਨ ਲੈਣਾ ਹੈ ਤੁਸੀਂ। ਤੁਸੀਂ ਚੋਰ ਹੋ, ਅਸੀਂ 
ਨਹੀਂ ਪੈਣ ਦਿੰਦੇ।” 


ਸਾਫ ਕਰਿਆ-ਕਰਾਇਆ ਥਾਉ ਛਡ ਦਿੱਤਾ। 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00) 


ਮਹਾਰਾਜ ਜੀ ਦੂਸਰੇ ਪਾਸੇ ਚਲੇ ਗਏ। 

ਕਹਿੰਦੇ, “ਭਾਈ! ਆਪਣਾ ਕਾਹਦਾ ਦਾਅਵਾ ਹੈ, 
ਕੋਈ ਮਲਕੀਅਤ ਤਾਂ ਹੈ ਨਹੀਂ'ਕਿ ਇਨ੍ਹਾਂ ਨੂੰ ਅਸੀਂ ਕਹੀਏ 
ਕਿ ਅਸੀਂ ਤਾਂ ਜਰੁਰ ਇਥੇ ਬੈਠਾਂਗੇ। ਚਲੋ ਕੋਈ ਭਲਾ ਬੈਦਾ 
ਮਿਲ ਜਾਏਗਾ ਉਥੇ ਚਲਦੇ ਹਾਂ।” 

ਉਥੇ ਚਲੇ ਗਏ। ਉਨ੍ਹਾਂ ਨੇ ਵੀ ਆ ਕੇ ਉਠਾ ਦਿੱਤਾ 
ਕਿ ਕੋਈ ਓਪਰੇ ਬੋਦੇ ਆ ਕੇ ਪੈ ਰਹੇ ਨੇ ਨੇੜੇ। 100 ਗਜ 
ਦੀ ਵਿਥ ਹੋਏਗੀ 200 ਗਜ ਦੀ ਹੋਏਗੀ। ਉਸ ਤੋਂ ਬਾਅਦ 
ਮਹਾਰਾਜ ਤੀਸਰੇ ਥਾਉਂ, ਚੌਥੇ ਥਾਉ ਰਾਤ ਦੇ 10 ਵਜ 
ਗਏ ਕੋਈ ਵੀ ਨਹੀਂ ਟਿਕਾਣਾ ਦਿੰਦਾ। 

ਮਹਾਰਾਜ ਕਹਿਣ ਲੱਗੇ, “ਕਿਉਂ ਬਈ ਪ੍ਰਮੀਓ ! 
ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਗ੍ਰਹਿਸਥੀ ਬੰਦੇ ਹੋ, 
ਸਾਧੁਆਂ ਤੋਂ ਬਗੈਰ ਤੁਹਾਡਾ ਗੁਜ਼ਾਰਾ ਹੋਣਾ ਮੁਸ਼ਕਲ ਹੈ 
ਕਿਉਂਕਿ ਤੁਸੀਂ ਤਾਂ ਮੋਹ ਮਾਇਆ ਵਿਚ ਫਸੇ ਰਹਿੰਦੇ ਹੋ। 
ਉਹ ਸਾਧੂ ਹੀ ਨੇ ਜਿਹੜੇ ਤੁਹਾਨੂੰ ਰਸਤਾ ਦਸਦੇ ਨੇ । ਤੁਸੀਂ 
ਉਨ੍ਹਾਂ ਦੇ ਠਹਿਰਨ ਵਾਸਤੇ ਆਪਣੇ ਨਗਰ ਵਲੋਂ ਕੋਈ ਥਾਂ 
ਨਹੀਂ ਬਣਾਇਆ, ਕੋਈ ਧਰਮਸ਼ਾਲਾ, ਕੋਈ ਸਰਾਂ।” 

ਕਹਿੰਦੇ, “ਨਾ ਨਾ ਬਾਬਾ! ਅਸੀਂ ਇਹੋ ਜਿਹੀਆਂ 
ਗੱਲਾਂ ਵਿਚ ਨਹੀਂ ਪੈਂਦੇ, ਫਜੂਲ ਬਾਤਾਂ ਵਿੱਚ। ਪਹਿਲਾਂ 
ਠਹਿਰਨ ਨੂੰ ਥਾਂ ਦਿਓ, ਫੇਰ ਘਰ ਭੈਨ ਲੈਣਗੇ । ਅਸੀਂ ਤਾਂ 
ਓਪਰਾ ਬੈਦਾ ਅੰਦਰ ਵੜਨ ਹੀ ਨਹੀਂ ਦਿੰਦੇ।” 


ਵਾਸਤੇ ਵੀ ਉਸ ਨੂੰ ਜੀਉਣਾ ਚਾਹੀਦਾ ਹੈ। ਉਹ ਤਾਂ ਬੈਦਾ 
ਬੜਾ ਖੁਦਗਰਜ਼ ਹੁੰਦਾ ਹੈ ਜਿਹੜਾ ਆਪਣੇ ਵਾਸਤੇ 
ਜੀਉਂਦਾ ਹੈ। ਅਤਿਥੀ ਸੇਵਾ ਤਾਂ ਬਹੁਤ ਵੱਡੀ ਚੀਜ਼ ਹੈ, 
ਪ੍ਰਸ਼ਾਦ ਪਾਣੀ ਦੇਣਾ, ਆਰਾਮ ਦੇਣਾ, ਖੁਸ਼ੀ ਪ੍ਰਾਪਤ ਕਰਨੀ। 


ਹੀ _ਦੱਸਣੀ ਸੀ ਇਹ ਗੱਲ। ਅਸੀਂ ਤਾਂ ਐਵੇਂ 
ਚਕਾਰ ਸਮਝ ਲਿਆ ਤੁਹਾਨੂੰ । 


ਮਹਾਰਾਜ ਕਹਿੰਦੇ, “ਕਿਥੇ ਹੈ ?” 
ਕਹਿੰਦੇ, “ਆਹ ਰਸਤਾ ਜਾਂਦਾ ਹੈ ਨਾਂਹ ਜਿਹੜਾ। 


੧3।10181151631)60£11131.੮0।੧) 


ਤੁਸੀਂ ਇਸ ਤੇ ਚਲੇ ਜਾਇਓ, ਕੋਈ 3-400 ਕੁ ਗਜ ਉਸ 
ਤੋਂ ਬਾਅਦ ਖੱਬੇ ਪਾਸੇ ਮੁੜ ਜਾਇਓ, ਦਰਖਤ ਨਜ਼ਰ 
ਆਏਗਾ ਤੇ ਉਥੇ ਹੀ ਹੈ ਬਹੁਤ ਵੱਡਾ ਮਕਾਨ, ਖੂਹ ਹੈ ਉਥੇ 
ਲੱਗਿਆ ਹੋਇਆ। ਹਨ੍ਹੈਰਾ ਹੈ ਉਥੇ ਤੁਸੀਂ ਟੋਹ ਕੇ ਦੇ 


ਹੈ 
ਕੇ 


ਮਹਾਰਾਜ ਕਹਿੰਦੇ, “ਚੱਲ ਬਈ ਪਿਆਰਿਆ! ਦੇਖ 
ਕਰਤਾਰ ਦੇ ਰੈਗ ਕਿ ਕਿਧਰ ਲੈ ਜਾਂਦਾ ਹੈ ਕਰਤਾਰ । 
ਸੋਹਣਾ ਮਹੱਲ ਹੈ ਜਾਂ ਸੋਹਣਾ ਮਹੱਲ ਬਣ ਜਾਏਗਾ ਇਹ 
ਤਾਂ ਕਰਤਾਰ ਨੂੰ ਪਤਾ ਹੈ।” 

ਰਮਜ਼ ਦੇ ਗਏ ਉਥੇ। ਜਿਸ ਵਕਤ ਦੱਸੀ ਹੋਈ ਥਾਂ 
ਦੇ ਨੇੜੇ ਗਏ ਤਾਂ ਖੂਹ ਵੀ ਨਜ਼ਰ ਆ ਗਿਆ। ਉਸ ਵੇਲੇ 


ਕਹਿੰਦੇ, “ਕੀ ਗੱਲ ?” 

ਕਹਿੰਦਾ, “ਐਨੀ ਦੁਰਗੀਧ ਹੈ ਕਿ ਆਪਾਂ ਸਹਿ ਨਹੀਂ 
ਸਕਦੇ । ਪਤਾ ਨਹੀਂ ਇਥੇ ਕੋਈ ਪਸ਼ੂ ਮਰਿਆ ਪਿਆ ਹੈ ਜਾਂ 
ਕੋਈ ਹੋਰ ਚੀਜ਼ ਹੈ ।” 

ਕਹਿੰਦੇ, “ਮਰਦਾਨਿਆ! ਅੱਜ ਆਪਾਂ ਰਾਤ ਇਥੇ ਹੀ 
ਕੱਟਣੀ ਹੈ। ਕਦੇ-ਕਦੇ ਐਸੇ ਮੌਕੇ ਵੀ ਆ ਜਾਇਆ ਕਰਦੇ 
ਨੇ। ਉਹ ਵੀ ਕੱਟ ਲੈਣੇ ਚਾਹੀਦੇ ਨੇ।” 


ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ, 
“ਮਰਦਾਨਿਆ! ਹੁਣ ਆਪਾਂ ਕੀ ਸੌਣਾ ਹੈ, ਰਾਤ ਬੀਤ 
ਚੁੱਕੀ ਹੈ ਤੇ ਅੰਮ੍ਰਿਤ ਵੇਲਾ ਹੋਣ ਵਾਲਾ ਹੋ ਗਿਆ, ਚਲ 


ਉਸੇ ਵੇਲੇ ਰਬਾਬ ਸੁਰ ਕੀਤੀ ਤੇ ਇਹ ਜੋ` ਹੁਕਮਨਾਮਾ 
ਆਪ ਨੇ ਸਰਵਣ ਕੀਤਾ ਹੈ ਇਹ ਸ਼ਬਦ ਮਹਾਰਾਜ ਜੀ ਨੇ 
ਪੜ੍ਹਨਾ ਸ਼ੁਰੂ ਕਰ ਦਿੱਤਾ ਤੇ ਜਿਸ ਵਕਤ ਪਹਿਲੀ ਤੁਕ 
ਗਾਇਨਿ ਕੀਤੀ - 


ਪੰਨਾ - 662 


ਉਹ ਝੋਂਪੜੀ ਵਿਚ ਜਿਹੜਾ ਰਹਿਣ ਵਾਲਾ ਸੀ ਉਹਦੇ ਤੱਕ 


ਹੂ 
ਕੂ 
& 
ਦਿ 
ਕਹ 


& 
4੭ 
0੭ 
ਗੀ 
% 
ਹੈ 
ਕਾ 
ਨ 
ਗੱ 


ਰੀ 
ਹੂ 
ਰਹ 
ਤੂ 


3 
ਵਿ 
& 


ਭੂਤ 
] 
ਹਰ 
੍ 
ਤੈ 


ਪੈ 

ਰਿ 
3 

0 ਖੁ ਗਰ” 


ਕਹ 
ਮਾ 
੩ 


ਰਹ 


ਸਦਾ ਲਈ ਆਦਮੀ ਦੇ ਅੰਦਰ ਖੇੜਾ ਪੈਦਾ ਹੋ ਜਾਵੇ ਤੇ 


“ਆਤਮ ਮਾਰਗ”, ਨਵੰਬਰ, 2003 


%। 5320੫ 18£[। 5।੧੬। .। ੬00੧ 


45 


੧3।10181151631)60£11131.੮0।੧) 


ਦੇ ਨਾਲ ਜੇ ਮੇਲ ਹੋ ਜਾਵੇ ਤਾਂ ਜੈਮਣਾ-ਮਰਨਾ ਖਤਮ ਹੋ 


%। 53੧0੫ 18£[। 5।੧੬। .। ੬00) 


ਜਿਵੇਂ ਉਹ ਕਰਦਾ ਹੈ। 

ਸੋ ਇਹ ਮਹਾਰਾਜ ਨੇ ਇਕ ਰਮਜ਼ ਮਾਰ ਕੇ 
ਸਮਝਾਇਆ ਕਿਉਂਕਿ ਗੁਰੂ ਮਹਾਰਾਜ ਦੇ ਜੋ ਪਵਿੱਤਰ ਗਲੇ 
ਵਿਚੋਂ ਬਾਣੀ ਆਉਂਦੀ ਸੀ ਆਪ ਉਸ ਬਾਣੀ ਦੇ ਵਿਚ 
ਹਰ ਵਕਤ ਨਿਵਾਸ ਰੱਖਦੇ ਸੀ, ਭੁੱਲਦੀ ਨਹੀਂ ਸੀ ਕਦੇ ਵੀ, 
ਹਰ ਵਕਤ ਅੰਦਰ ਸੀ। ਉਸ ਨੂੰ ਅਨਹਦ ਬਾਣੀ ਵੀ ਕਹਿੰਦੇ 


ਨਹੀਂ ਕਿ ਮੈਨੂੰ ਜੇ ਬੁਲਾਉਂਦਾ ਹੈ ਤਾਂ ਮੈ' ਬੋਲਦਾ ਹਾਂ ਜੇ 
ਗੁੰਗਾ ਕਰ ਦਿੰਦਾ ਤਾਂ ਮੈਂ ਬੋਲ ਨਹੀਂ ਸੀ ਸਕਦਾ। ਜੇ 
ਮੇਰੀਆਂ ਅੱਖਾਂ ਵਿਚ ਸ਼ਕਤੀ ਦਿੰਦਾ ਹੈ ਦੇਖਣ ਦੀ ਤਾਂ ਮੈ' 
ਦੇਖਦਾ ਹਾਂ। ਜੇ ਨਾਂ ਦਿੰਦਾ ਤਾਂ ਮੈਨੂੰ ਦਿਸਣਾ ਹੀ ਕੁਝ 
ਨਹੀਂ ਸੀ, ਜੇ ਮੇਰੇ ਕੈਨਾਂ ਵਿਚ ਸ਼ਕਤੀ ਦਿੱਤੀ ਹੈ ਤਾਂ ਮੈਂ 
ਸੁਣਦਾ ਹਾਂ, ਜੇ ਨਾ ਦਿੰਦਾ ਤਾਂ ਮੈਨੂੰ ਸੁਣਨਾ ਨਹੀਂ ਸੀ। 
ਇਸੇ ਤਰ੍ਹਾਂ ਬੋਲਣ ਵਾਸਤੇ ਸ਼ਕਤੀ ਦਿੱਤੀ ਹੈ ਜੀਭ ਵਿਚ 
ਤੇ ਉਸ ਨੂੰ ਬੰਦਾ (ਸ਼ਕਤੀ ਦੇਣ ਵਾਲੇ ਨੂੰ) ਹਰ ਵਕਤ 
ਭੁੱਲਿਆ ਰਹਿੰਦਾ ਹੈ। ਯਾਦ ਨਹੀਂ ਰੱਖਦਾ ਤੇ ਜਿਸ ਵਕਤ 
ਪ੍ਰਸੂਤ ਦੀ ਹਵਾ ਦਾ ਜੋਰ ਪੈਂਦਾ ਹੈ ਉਸ ਵਕਤ ਸਾਰੇ 
ਕਹਿੰਦੇ ਪੈਦਾ ਹੋ ਗਿਆ, ਪੈਦਾ ਹੋ ਗਿਆ, ਜੈਮ ਪਿਆ ਪਰ 
ਸੈਸਾਰ ਵਿਚ ਆ ਕੇ ਉਹ ਬਾਣੀ ਭੁੱਲ ਜਾਂਦਾ ਹੈ ਤੇ 

ਹੈ ਕਰਦਾ ਹੈ ਤੇ ਨਸ਼ਿਆਂ ਦੇ 


ਪੰਨਾ - 3256 

ਜਿਹੜਾ ਵਾਹਿਗੁਰੂ ਨੂੰ ਭੁੱਲ ਕੇ ਰਸਾਂ ਤੇ ਭੋਗਾਂ ਵਿਚ 
ਪਏਗਾ ਉਸ ਦਾ ਸਰੀਰ ਰੋਗੀ ਹੋ ਜਾਏਗਾ ਫੇਰ ਉਹ 
ਵਿਰਲਾਪ ਕਰਦਾ ਹੈ। 


ਦਾ ਫਲ ਇਹ ਹੋਇਆ ਕਿ ਤੈਨੰ 


69 


ਉਨ੍ਹਾਂ ਕਰਮਾਂ ਨੂੰ ਦੋਸ਼ ਦੇਹ ਨਾ ਕਿ ਜਿਸ ਨੇ ਤੈਨੂੰ ਪੈਦਾ 


੧3।10181151631)60£11131.੮0।੧) 


“ਸੁਰਤਿ” ਲਗ ਜਾਵੇ ਤਾਂ ਉਹ ਉਠ ਖੜ੍ਹਦਾ ਹੈ ਕਿਊਂਕਿ 
ਇਸ ਦੇ ਜਿੰਨਾ ਮੋਹ, ਪੀਤ ਤੇ ਸਵਾਦ ਨੇ। ਸੁਆਦ ਲੈਂਦਾ 
ਹੈ ਰਸ, ਕਸ ਖਾਂਦਾ ਹੈ, ਭੋਗਦਾ ਹੈ। ਇਸ ਦੇ ਸਾਰੇ ਕਾਲਖ 
ਦੇ ਦਾਗ ਸੂਖਸ਼ਮ ਸਰੀਰ ਤੇ ਧੱਪੇ ਲੱਗਣੇ ਸ਼ੁਰੂ ਹੋ ਜਾਂਦੇ ਨੇ। 
ਜਦੋਂ ਫੇਰ - 
ਦਾਗ ਦੋਸ ਮੁਹਿ ਚਲਿਆ ਲਾਇ / ਪੰਨਾ - 662 
ਜਦੋਂ ਮੁੰਹ ਦੇ ਉਤੇ, ਸਰੀਰ ਦੇ ਉਤੇ ਦੋਸ਼ ਲੱਗੇ ਹੋਏ 
ਨੇ ਪਾਪਾਂ ਦੇ ਫੇਰ ਐਸੇ ਰੀਦੇ ਮੰਦੇ ਨੂੰ ਦਰਗਾਹ ਦੇ ਵਿਚ 
ਵੜਨ ਨਹੀਂ ਦਿੰਦੇ। ਕਹਿੰਦੇ - 
ਦਰਗਹ ਬੈਸ਼ਣ ਨਾਗੀੰ ਜਇ॥ ਪੰਨਾ - 662 
ਦਰਗਾਹ ਦੇ ਵਿਚ ਬੈਠਣ ਨੂੰ ਵੀ ਥਾਂ ਨਹੀਂ ਮਿਲਣਾ 
ਪੈਰ ਰੱਖਣ ਨੂੰ ਵੀ - 
ਥਾਉ ਨ ਹੋਵੀ ਪਉਂਦੀਈ ਹਣਿ ਸ਼ਣੀਐ ਕਿਆ,ਨਆਇਆ/ 
ਪੰਨਾਂ - 464 
ਉਹ ਰੋਂਦਾ ਹੈ, ਉਸ ਨੂੰ ਧੱਕੇ ਮਾਰਨਗੇ ਕਿ ਜਾਹ 
ਕੁੱਤਿਆਂ-ਬਿੱਲਿਆਂ ਦੀ ਜੁਨ ਵਿਚ ਪੈ ਜਾਹ। ਤੇਰਾ ਇਥੇ 
ਥਾਉ ਨਹੀਂ ਕਿਉਂਕਿ ਤੂੰ ਐਨੇ ਦਾਗ ਤੇ ਦੋਸ਼ ਲਗਾ ਕੇ 
ਆਇਆ ਹੈਂ ਮਨੁੱਖ ਬਣ ਕੇ ਕਿ ਦਰਗਾਹ `ਚ ਥਾਂ ਨਹੀਂ 
ਤੈਨੂੰ ਮਿਲ ਸਕਦਾ, ਇਸ ਕਰਕੇ ਤੁੰ ਫੇਰ ਜਾਹ ਤੇ ਜਾ ਕੇ 
ਕੁੱਤੇ, ਬਿੱਲੇ, ਸੁਰ, ਸੱਪ ਬਣਨਾ ਸ਼ੁਰੂ ਕਰ। ਇਹ ਕਰਮਾਂ ਦਾ 
ਕੀਤਾ ਹੋਇਆ ਫਲ ਭੋਗ ਤੇ ਬਦਲੇ ਦੇਹ ਤੇ ਜੋ 
ਮੁਰਗਿਆਂ ਦੀਆਂ ਗਰਦਨਾਂ ਮਰੋੜ ਕੇ ਖਾਂਦਾ ਰਿਹਾ ਹੁਣ 
ਜਾਹ, ਮੁਰਗਾ ਬਣ ਵਾਰ-ਵਾਰ ਉਨ੍ਹਾਂ ਨੂੰ ਖੁਆ ਜਿਨ੍ਹਾਂ ਨੂੰ 
ਤੂੰ ਖਾਂਦਾ ਰਿਹਾ। 
ਕਾਬੀਰ ਖੁਝ ਖਾਨਾ ੀਚਗੀ ਜਾ ਮਹਿ ਆੰਮ੍ਰਿਤ ਲੋਨ 4 
ਪੰਨਾ - 1375 
ਕਹਿੰਦੇ ਆਹ ਜਿਹੜੀ ਸਾਦੀ ਰੋਟੀ ਹੈ ਜਿਹੜੀ ਨਮਕ 
ਨਾਲ ਹੀ ਖਾ ਲੈਣੀ, ਦਾਲ ਨਾਲ ਇਹ 'ਖੂਬ” ਹੈ ਇਹ 
ਬਿਮਾਰੀਆਂ ਹੀ ਨਹੀਂ ਪੈਦਾ ਕਰਦੀ। 
ਹੇਰਾ ਰੋਨੀ ਕਾਰਨੇ ਗਲਾ ਕਟਾਵੈ ਕਉਂਨ ॥ 
ਪੰਨਾ - 1375 
ਜਾਨਵਰਾਂ ਨੂੰ ਮਾਰ ਕੇ ਜਿਹੜੀ ਰੋਟੀ ਖਾਣੀ ਹੈ 
ਕਹਿੰਦੇ ਉਦੋਂ ਤਾਂ ਸਵਾਦ ਲਾ-ਲਾ ਖਾ ਲੈਂਦਾ ਹੈ, ਪਿਛੋਂ ਜਦੋਂ 
ਗੱਲ ਕਟਾਉਣ ਦੀ ਵਾਰੀ ਆਈ, ਫੇਰ ਨੱਠਦਾ-ਭੱਜਦਾ ਹੈ 


ਕੁਕੁਤੂਰ 


%। 5320੫ 18£[। 5।੧੬। .। ੬00੧ 


47 


ਦਰਗਹ ਬੈਸ਼ਣ ਨਾਗੀ ਥਾਉ ॥ ਪੰਨਾ - 354 

ਕਹਿੰਦੇ ਜੇ ਭਲਾ ਡੁੱਬ ਜਾਵੇ ਆਦਮੀ ਫੇਰ ਬਸ ਡੁੱਬ 
ਗਿਆ? ਮਹਾਰਾਜ ਕਹਿੰਦੇ ਨਹੀਂ! ਡੁੱਬਦਾ ਨਹੀਂ ਹੈ 
ਪਿਆਰਿਓ ! ਜੇ ਉਹ ਮੁੜ ਕੇ ਫੇਰ ਪ੍ਰਮੇਸ਼ਰ ਵੱਲ ਲੱਗ 
ਜਾਵੇ- 

ਜੋ ਕੇ ਡੂਝੈ ਫਿਰਿ ਹੋਵੈ ਸ਼ਾਰ॥ ਪੰਨਾ - 662 

ਕਹਿੰਦੇ ਵਾਹਿਗੁਰੂ ਜਿਹੜਾ ਹੈ ਉਹ ਸਦਾ ਹੀ 


੧3।10181151631)60£11131.੮0।੧) 


ਰਾਜ਼ੀ ਕਰ ਦਿੱਤਾ ਮੈਂ ਤਾਂ ਕੋਹੜੀ ਹਾਂ।” 
ਕਹਿੰਦੇ, “ਇਥੇ ਆ ਕੇ ਇਸ਼ਨਾਨ ਕਰ।” 

ਡੱਬਾ ਦੇ ਦਿੱਤਾ ਤੇ ਉਸੇ ਡੱਬੇ ਦੇ ਨਾਲ ਜਿਥੇ 
ਮਹਾਰਾਜ ਤੇ ਬਾਲੇ-ਮਰਦਾਨੇ ਨੇ ਇਸ਼ਨਾਨ ਕੀਤਾ ਸੀ 


੍ 
ਤੋ 
ਰੀ 
ਕੰ 
ਹੀ 


ਉਸ ਵੇਲੇ ਸਾਰਾ ਹੀ ਦੀਪਾਲਪੁਰ, ਛੋਟੇ ਬੱਚੇ ਤੋਂ ਲੈ 
ਕੇ ਵੱਡੇ ਤੱਕ ਗੁਰੂ ਮਹਾਰਾਜ ਵੱਲ ਨੂੰ ਦੌੜੇ ਹੀ ਜਾ ਰਹੇ 
ਨੇ। ਚਰਨਾਂ ਤੇ ਢਹਿ ਰਹੇ ਨੇ ਤੇ ਬੇਨਤੀਆਂ ਕਰ ਰਹੇ ਨੇ 


ਪੈਂਦਾ ਸੀ ਤੇ ਸਵੇਰੇ ਹੀ ਉਠ ਜਾਣਾ ਸੀ, ਨਾ 
ਕਬਜਾ ਕਰਦਾ ਸੀ। ਕਿੱਡੇ ਅਸੀਂ ਮੁਰਖ ਲੋਕ ਹਾਂ ਸਾਰਾ 


ਹਰੇਕ ਬੰਦੇ ਦੇ ਅੰਦਰ ਨਿਰੈਕਾਰ ਦੀ_ਬਾਣੀ ਬੋਲਦੀ ਹੈ। 
ਉਸ ਬਾਣੀ ਦੇ ਨਾਲ ਅਸੀਂ ਮਿਲਣਾ ਹੈ, ਮੰਤਰ ਦਾ ਜਾਪ 
ਕਰਕੇ, ਵਾਹਿਗੁਰੁ ਮੰਤਰ ਦਾ। ਜਿਉਂ-ਜਿਉਂ ਅਸੀਂ 


%। 53੧0੫ 18£[। 5।੧੬। .। ੬00) 


ਸਿਧ ਛਪਿ ਬੈਠੇ ਪਰਬਤ ਕਉਣ ਜਗਤਿ ਕਉਂ ਪਾਰਿ ਉਤਾਰਾ/ 


ਨੇ। ਉਨ੍ਹਾਂ ਦੀਆਂ ਭੁੱਲਾਂ ਸਮਝਾਉਣੀਆਂ ਨੇ, ਭੁੱਲਾਂ ਵਿਚੋਂ 
ਕੱਢਣੀਆਂ ਨੇ। ਸੋ ਇਸ ਤਰ੍ਹਾਂ ਦੇ ਨਾਲ ਉਹ ਚੁੱਪ ਨਹੀਂ 
ਬੈਠਦਾ - 
ਬ੍ਰਹਮ ਗਿਆਨੀ ਪਰਉਪਕਾਰ ਓਂਮਾਹਾ॥ ਪੰਨਾ - 273 
ਬ੍ਹਮਗਿਆਨੀ ਦੇ ਹਿਰਦੇ ਵਿਚ ਚਸ਼ਮਾ ਫੁੱਟ ਪੈਂਦਾ 


ਰੰ 
ਰਹ 
ਰ 
ਰੈ 


ਹੋ ਹੂ 

ਮਤ, 
ਸਿ 
ਕੋ 
9 


| 

੬ 

੨ 

ਨ ਰ੍ 
ਪਤ 
9021 ਡ 
ਪਗੱਗੀੜੇ 


੮64੭ 

ਮੈ 

ਸਿ 

ਐਂ 

ਹੱ 
ਤੂ 


ਹਾ 
ਤਰ 
ਸਾ 
ਰੈ 
ਹੂ 


ਕਿ 
ਸੱਚ ਦੇ ਉਪਰਲੇ ਪਾਸੇ ਕੀ ਹੈ ? ਉਹ 
ਸਚ । ਜਦ 
ਆਚਾਰ ਤੇ ਆਉਂਦਾ ਹੈ, ਸੱਚ ਦੇ ਜੀਵਨ ਤੇ ਆਉਂਦਾ 
ਹੈ ਤਾਂ ਉਸ ਵੇਲੇ ਫੇਰ ਉਹ ਆਪਣੇ ਵਾਸਤੇ ਨਹੀਂ ਜੀਉਂਦਾ, 
ਦੂਸਰਿਆਂ ਵਾਸਤੇ ਜੀਉਣਾ ਸ਼ੁਰੂ ਕਰ ਦਿੰਦਾ ਹੈ। 
ਵਾਹਿਗੁਰੂ ਜੀ ਕਾ ਖਾਲਸਾ ॥ 


ਵਾਹਿਗੁਰੂ ਜੀ ਕੀ ਫਤਹਿ ॥ 


ਲਾਂ ਰਾ 


ਜੈ 
ਕਰੇਗੀ 
੧੧ 


੧3।1018115163160£11131.੮0।੧) 


(ਪੰਨਾ 37 ਦੀ ਬਾਕੀ) 
ਆਇਆ ਹੋਇਆ ਹੈ ਤੇ ਹੁਣੇ ਏਥੇ ਪੁੱਜਾ ਚਾਹੁੰਦਾ ਹੈ, ਮੈਂ 
ਸਦਵਾ ਘੱਲਿਆ ਹੈ। ਇਉਂ ਫੱਟੜਾਂ ਦਾ ਇਲਾਜ ਮਾਲਜਾ 
ਚੰਗਾ ਹੋ ਜਾਊ। ਦੂਜੇ ਓਹ ਡਾਕਟਰ ਸਰਕਾਰੀ ਨੌਕਰ ਹੈ, 
ਤੁਹਾਨੂੰ ਕੋਈ ਤੰਖਲਾ ਉਸ ਦੇ ਸਪੁਰਦ ਕਰਨ ਵਿਚ ਨਹੀਂ । 
ਠਾਣੇਦਾਰ ਇਹ ਗੱਲ ਮੰਨਣੀ ਚਾਹੁੰਦਾ ਨਹੀਂ ਸੀ, 
ਪਰ ਬਾਬੇ ਦਾ ਰੋਅਬ ਦਾਬ ਬੜਾ ਭਾਰਾ ਸੀ, ਕੁਛ ਉਹ ਪੈ 


ਹੁਣ ਆ ਪਹੁੰਚਾ ਸੀ ਦੇ ਸਪੁਰਦ ਕਰ ਦਿਤਾ 
ਡਾਕਟਰੀ ਦੇਖ ਭਾਲ ਭੀ ਸਭਨਾਂ ਦੀ ਕਰਵਾ 


ਆਇਆ, ਧੁਤੁ ਗੱਡੀ ਵਾਲਾ ਤਾਂ ਸਾਹਿਬ ਜੀ ਨਾਂ 
ਨਿਕਲਿਆ, ਉ ਨੂੰ ਗੁ 
ਅਜੇ ਚੋਖਾ ਆ ਰਿਹਾ ਸੀ ਕਿ ਜੋ ਗੇਜ (ਅੰਗੇਜ਼) ਨਹੀਂ 


ਬਾਬੇ ਨੇ ਧੂਤੂ ਗੱਡੀ ਵਾਲੇ ਦੇ ਫੱਟ ਕਿਉਂ ਬੱਧੇ। ਉ 
ਰੋਟੀ ਦੁੱਧ ਕਿਉਂ ਦਿੱਤਾ ਤੇ ਹੁਣ ਘਰ ਕਿਉਂ ਲੈ ਗਿਆ 
ਹੈ ? ਪਰ ਉਹ ਗੁੱਸੇ ਭਰੇ ਨਹੀਂ ਸਮਝਦੇ ਸਨ ਕਿ ਬਾਬਾ 
ਸਭਨਾਂ ਨਾਲ ਇਕਸਾਰ ਹਮਦਰਦੀ ਕਰ ਰਿਹਾ ਸੀ ਅਰ 
ਉਸ ਨੂੰ ਇਹ ਦ੍ਰਿਸ਼ਟੀ ਆ ਰਿਹਾ ਸੀ - 

ਬਿਸ਼ਰਿ ਗਈ ਸਭ ਤਾਤਿ ਪਰਾਈ ॥ 

ਜਬ ਤੇ ਸ਼ਾਹਸੰਗਤਿ ਮੋਹਿ ਪਾਈ ॥੧ /ਰਹਾਉਂ / 

ਨਾ ਕੋ ਬੈਗ ਨਗੰ /ਥਿਗਾਨਾ 

ਸ਼ਗਲ ਸੰਗਿ ਹਮ ਕਉਂ ਬਨਿ ਆਈ 

ਲੋ ਪ੍ਰਭ ਕੀਨੇ ਸ਼ੋ ਭਲ ਮਨਿ 

ਏਹ ਸੁਮਤਿ ਸਾਹ ਤੋਂ ਪਾਈ ॥੨4 

ਸਭ ਅਹਿ ਗੰਵਿ ਗਹਿਆ ਪ੍ਰਭ ਏਕ 

ਪੇਖਿ ਪੇਖਿ ਨਾਨਕਾ ।ਭਿਗਸ਼ਾਈ/ਤ/ ਪੰਨਾਂ - 1299 

ਉਹ ਦੁਖ ਦਾ ਦਾਰੂ ਕਰ ਰਿਹਾ ਸੀ ਉਸਦਾ ਵਾਹਿਗੁਰੂ 


ਕਾਤਲ ਮਕਤੂਲ ਸਭ ਨੂੰ ਰੋਟੀ ਦੇਣੌ' ਸਿਰ ਨਹੀਂ ਫੇਰਦਾ, 
ਉਹ ਉਸ ਵਾਹਿਗੁਰੂ ਦਾ ਸਿੱਖ ਉਸ ਪਿਤਾ ਦੇ ਹੁਕਮ ਨੂੰ 
ਦੇਖਦਾ ਹੈ ਤੇ ਦੁਖ ਹਰਨ ਵਿਚ ਕਿਸੇ ਤੋਂ ਸੂਗ ਨਹੀਂ 
ਕਰਦਾ। ਅਲ” ੧. 
੦ ਦਹ 


%। 5320੫ 18£[। 5।੧੬। .। ੬00੧ 


49 


ਪਈ। ਜਦੋਂ ਦੁ 
ਕੋਠੀ ਬਦ ਕਰਕੇ ਬਾਹਰ ਹੈਂਡਲ ਲਾ ਦਿੱਤਾ ਗਿਆ ਅਤੇ 


ਤੋਂ ਅੱਖ ਬਚਾ ਕੇ 


੧3।10181151631)62£11131.੮0।੧) 


(ਪੰਨਾ 43 ਦੀ ਬਾਕੀ) 


ਜਨ ਨਾਨਕ ਸ਼ਗਣਿ ਡੁਮਾਗੀ॥ ਪੰਨਾ - 528 
ਪਿਆਰਿਆ! ਤੇਰੇ ਅੰਦਰ ਨਾਮ ਦਾ ਭੰਡਾਰ ਪਿਆ ਹੈ, 
ਪ੍ਰਭੂ ਦੇ ਪਿਆਰੇ ਤੈਨੂੰ ਖਬਰਦਾਰ ਕਰਦੇ ਹਨ ਪਰ ਤੂੰ ਉਨ੍ਹਾਂ ਦੀ 
ਇਕ ਵੀ ਗੱਲ ਨਹੀਂ ਸੁਣਦਾ, ਚਾਹੇ ਤੁੰ ਨਰ ਸਰੀਰ ਵਾਲਾ ਹੈਂ, 
ਜਿਸ ਨੰ ਮਨੁੱਖ ਆਖਦੇ ਹਨ, ਚਾਹੇ ਤੋ ਇਸਤੀ ਸਰੀਰ ਵਾਲਾ 
ਜੀ, ਜਿਸ ਨੂੰ ਇਸਤੀ ਕਹਿੰਦੇ ਹਨ। ਤੁਸੀਂ ਬਾਹਰਲੀ ਪੋਚਾ- 
ਪਾਚੀ, ਬਾਹਰਲੀ ਸੁੰਦਰਤਾ ਬਣਾ-ਬਣਾ ਕੇ ਦੂਸਰਿਆਂ ਨੂੰ ਧੋਖਾ 
ਵਿਦ` ਰਹ ਗੋਟਰਤ` ਬਹਟ' ਨਰ ਹਫਿਆ ਕਰਵਾਂ ਜਾਟ 
ਜਿੰਨਾਂ ਮਰਜ਼ੀ ਸ਼ਿਗਾਰ ਲਾ ਲਿਆ ਜਾਵੇ ਤਾਂ ਵੀ ਵਿਸ਼ਟਾ ਦੇ 
ਕੀੜੇ ਤੋਂ ਵਧ ਮਹਾਨਤਾ ਨਹੀਂ ਰਖਦਾ, ਜੇ ਤੇਰੇ ਅੰਦਰ ਮਹਾਨ 
ਸ਼ਕਤੀ ਦਾ ਸੈਗੀਤ ਗੁੰਜਾਰ ਨਹੀਂ ਪਾ ਸਕਿਆ, ਜੇ ਨਾਮ ਦੀ 
ਹੋਈ ਤਾਂ ਯਾਦ ਰੱਖ ਤੇਰੀ ਸੁੰਦਰਤਾ ਕਿਸੇ ਵੀ ਕੌਮ ਦੀ ਨਹੀਂ 
ਹੈ, ਤੇਰੀ ਜੋ ਅਵਸਥਾ ਹੈ ਇਸ ਤਰ੍ਹਾਂ ਦੇ ਨਾਲ ਦਸਦੇ ਹਨ । 
ਸੋਹਣੀ ਇਸਤ੍ਰੀ ਵੀ ਨਕਟੀ ਹੈ, ਭਾਵੇਂ ਕਿੰਨੇ ਹੀ 

ਗੁਣਾਂ ਵਾਲਾ ਪੁਰਸ਼ ਹੈ ਉਸ ਦੇ ਗੁਣ ਲੇਖੇ ਵਿਚ ਨਹੀਂ 
ਪਿਆ ਕਰਦੇ ਜਿਵੇਂ ਜ਼ੀਰੋ (ਸੂੰਨਯ)। ਜਦੋਂ ਤਕ ਏਕਾ ਜ਼ੀਰੋ 
ਦੇ ਨਾਲ ਨਹੀਂ ਲਗਦਾ ਉਨਾਂ ਚਿਰ ਉਸ ਦਾ ਕੋਈ ਮੁੱਲ 
ਨਹੀਂ ਹੁੰਦਾ। ਏਕਾ ਉਹ ਪਰੀਪੂਰਨ ਸ਼ਕਤੀ ਹੈ ਜੋ ਸਾਰੇ 
ਘਟ-ਘਟ ਵਿਚ ਵਸਦੀ ਹੈ, ਐਡੀ ਮਹਾਨ ਹਸਤੀ ਤੋਂ ਮੁੱਖ 
ਫੇਰਨਾ, ਗੁਣਵਾਨ ਹੋ ਕੇ ਆਪਣੇ ਗੁਣਾਂ ਤੇ ਘੁਮੰਡ ਕਰਨਾ 
ਕੁਝ ਵੀ ਨਹੀਂ ਹੈ, ਉਹ ਨਕਟੀ ਹੈ, ਉਹ ਨਕਟਾ ਹੈ। ਵੇਸਵਾ 
ਦੇ ਘਰ ਜੇ ਪੁਤਰ ਪੈਦਾ ਹੋ ਜਾਵੇ ਤਾਂ ਉਸ ਦਾ ਨਾਮ 
ਲਾਨੂਤੀ (ਫਿਟਕਾਰਿਆ) ਹੋਇਆ ਕਰਦਾ ਹੈ। ਜਿਨ੍ਹਾਂ ਦੇ 
ਹਿਰਦੇ ਵਿਚ ਨਾਮ ਦਾ ਕਮਲ ਨਹੀਂ ਖਿੜਿਆ ਉਹ 
ਵਿਗੜ ਰੁਪ ਹੋਇਆ ਕੋਹੜੀ ਹੋਇਆ-ਹੋਇਆ ਕੁਸ਼ਟੀ ਹੈ, 
ਗੱਲਾਂਬਾਤਾਂ ਤੁਸੀਂ ਬਹੁਤ ਜਾਣਦੇ ਹੋ ਪਰ ਦਰਗਾਹ ਵਿਚ 
ਜਾ ਕੇ ਫਿਟਕਾਰੇ ਹੋਏ ਨੂੰ ਕੋਈ ਥਾਂ ਨਹੀਂ ਮਿਲਦਾ। ਇਹ 
ਕਿਉਂ ਹੈ ਕਿਉਕਿ ਤੁਸੀਂ ਉਸ ਨਾਮ ਦੇ ਸੁਰੰਧਤ 
ਕਰਕੇ ਹੈ ਕਿ ਤੁਹਾਨੂੰ ਪ੍ਰਮੇਸ਼ਰ ਦੇ ਪਿਆਰਿਆਂ ਦੀ ਕੋਈ 
ਮਹਾਨਤਾ ਚੰਗੀ ਨਹੀਂ ਲਗਦੀ ਅਤੇ ਨਾ ਤੁਹਾਡੇ ਹਿਰਦੇ 
ਵਿਚ ਉਨ੍ਹਾਂ ਦੀ ਮਹਾਨਤਾ ਵਸਦੀ ਹੈ। ਗੁਰੂ ਜੀ ਦਸਦੇ 
ਹਨ ਕਿ - 

ਸ਼ਾਧ ਕੀ ਮਹਿਮਾ ਬੇਦ ਨ ਜਾਨ/ਹਿ॥ 

ਜੌਤਾ ਸ਼ਨਹਿ ਤੋਤਾ ਭਖਿਆਨ/ਹਿ 4 

ਸ਼ਾਧ ਕੀ ਉਪਮਾ ਤਿਹ ਗੁਣ ਤੇ ਦੂ/ਰਿ / 

ਸ਼ਾਧ ਕੀ ਉਪਮਾ ਰਹੀ ਭਰਪੂਰਿ / 

ਸ਼ਾਧ ਕਾ ਸ਼ੋਭਾ ਕਾ ਨਾਹੀ ਅੰਤ॥ 

ਸ਼ਾਧ ਕਾ ਸੋਭਾ ਸ਼ਟਾ ਬੇਅੰਤ / 

ਸ਼ਾਧ ਕੀ ਸੋਭਾ ਉਚ ਤੇ ਉੱਚੀ # 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00੧ 


50 


ਸਾਧ ਕੀ ਸੋਭਾ ਮਚ ਤੇ ਮੁਚੀ॥ 

ਸ਼ਾਹ ਕਾ ਸੋਭਾ ਸ਼ਾਧ ਬਨਿ ਆਈਂ/ 

ਨਾਨਕ ਸਾਧ ਪਭ ਭੇਦੁ ਨ ਭਾਈ 4 ਪੰਨਾ - 272 

ਜਿਹੜੇ ਉਸ ਮਹਾਨ ਚੇਤਨ ਸਤਾ ਨਾਲ ਮਿਲੇ ਹੋਏ 
ਹਨ ਜਿਸ ਨੇ, ਪਿਆਰਿਆ! ਸਾਰਾ ਸੈਸਾਰ ਬਣਾਇਆ ਹੈ 
ਉਸ ਦੇ ਨਾਲ ਜੁੜਨ ਦੀ ਥਾਂ ਇਸ ਨੂੰ ਇਕ ਸੈਕਿੰਡ ਭਰ 
ਵੀ ਆਪਣੇ ਚਿਤ ਵਿਚ ਨਹੀਂ ਵਸਾਉਂਦੇ। ਉਨ੍ਹਾਂ ਗੁਰਮੁਖ 
ਪਿਆਰਿਆਂ ਦੀ ਨਿੰਦਿਆ ਤਾਂ ਤੁਸੀਂ ਕਰ ਦੇਵੋਂਗੇ, ਬੇਰੁਖੀ 
ਤਾਂ ਦਿਖਾ ਦੇਵੱਂਗੇ ਪਰ ਤੁਹਾਨੂੰ ਨਹੀਂ ਪਤਾ ਕਿ ਤੁਸੀਂ 


ਬਰਕਤਾਂ ਤੋਂ ਖਾਲੀ ਰਹਿ ਗਏ ਹੋਂ। ਧਿਆਨ ਦੇ ਕੇ ਸੁਣ 


ਪੰਨਾ - 528 
ਸੋ ਮੈ ਤਾਂ ਇਕ ਫੁੱਲ ਹਾਂ। ਮੈਂ ਨਾ ਕਿਸੇ 
ਯੂਨੀਵਰਸਿਟੀ ਵਿਚ ਪੜ੍ਹਿਆ ਹਾਂ, ਨਾ ਮੈਨੂੰ ਕੌਈ 


ਪੜ੍ਹਦਾ ਹਾਂ, ਸੇਵਾ ਕਰਦਾ ਹਾਂ, ਸਾਡੇ ਨਾਲ ਇਸ ਤਰ੍ਹਾਂ 
ਕਿਉਂ ਹੋਈ ? ਅਸੀਂ ਰਜ਼ਾ ਵਿਚ ਰਹਿੰਦੇ ਹਾਂ ਤੇ ਫੇਰ ਖਿੜ- 
ਖਿੜ ਕੇ ਮੂੰਹ ਦਿਖਾਲਦੇ ਹਾਂ, ਤੂੰ ਪੜ੍ਹ ਲਿਖ ਕੇ ਵੀ ਉਦਾਸ 

ਹੈਂ, ਪਿਆਰਿਆ! ਤੇਰੇ ਅੰਦਰ ਇਕ ਕਮਲ ਨਾਮ ਦਾ ਫੁਲ 
ਆਂ ਤੀ 


੧3।10118115163160£11131.੮0।1) 


ਅੰਤਰਿ ਏਕੋ ਬਾਹਰਿ ਏਕੇ ਸ਼ਭ ਮਹਿ ਏਕ ਸਮਾਈਐ / 
ਘਟਿ ਅਵਘਟਿ ਗੱਵਿਆ ਸਭ ਠਾਈ ਗਰ ਪੂਰਨ ਬ੍ਰਹਮ ਟਿਖਾਈਐ/ 
ਪੰਨਾ - 528 
ਉਸ ਦੀ ਉਸਤਤ ਵੱਡੇ-ਵੱਡੇ ਮੁਨੀ ਸਾਰੇ ਸੇਵਕ ਕਰ 
ਰਹੇ ਹਨ ਪਰ ਉਹ ਬੇਅੰਤ (000੧) ਹੈ। ਉਸਦਾ ਅੰਤ 
ਕਦੇ ਪਾਇਆ ਹੀ ਨਹੀਂ ਜਾ ਸਕਦਾ। ਫੁਰਮਾਨ ਹੈ - 
ਉਸਤਤਿ ਕਰਹਿ ਸੇਵਕ ਮ/ਨੈ ਕੇਤੇ 
ਤੇਰਾ ਅੰਤ ਨ ਕਤਹੂ` ਪਾਈਐ 4 ਪੰਨਾ - 528 
ਹੇ ਸੁਖਾਂ ਦੇ ਦਾਤੇ ਦੁਖਾਂ ਨੂੰ ਦੂਰ ਕਰਨ ਵਾਲੇ ਸੁਆਮੀ 
ਬਲਿਹਾਰ ਜਾਂਦੇ ਹਾਂ ਤੇਰੀ ਕੁਦਰਤ ਦੇਖ ਕੇ, ਤੇਰੀ 
ਮਹਾਨਤਾ ਦੇਖ ਕੇ, ਦਿਆਲਤਾ ਦੇਖ ਕੇ 
ਸ਼ਖਦਾਤੇ ਦੁਖਭੰਜਨ ਸੁਆਮੀ 
ਜਨ ਨਾਨਕ ਸ਼ਦ ਛਲਿ ਜਾਈਐ ॥ ਪੰਨਾ - 528 
ਤੇਨੂੰ ਇਕ ਭੇਤ ਸਮਝ ਵਿਚ ਨਹੀਂ ਆਇਆ ਕਿ ਜੋ 
ਕੁਝ ਵੀ ਨਜ਼ਰ ਆਉਂਦਾ ਹੈ ਅਤੇ ਹੋ ਰਿਹਾ ਹੈ ਉਹ ਸਭ 
ਕੁਝ ਹੁਕਮ ਵਿਚ ਹੋ ਰਿਹਾ ਹੈ, ਜੇ ਤੇਰੇ ਇਹ ਗੱਲ ਸਮਝ 


ਹੋਇਆ ਹੈ। ਗੁਰੁ 
ਹੋਇਆ ਹੈ। ਨਾ ਇਥੇ ਕੋਈ ਲਾਭ ਹੈ, ਨਾ ਇਥੇ ਕੋਈ 
ਘਾਟਾ ਹੈ। ਕਦੇ ਅਨੰਦ ਵਿਚ ਖਿੜਦੇ ਹਨ, ਕਦੇ ਜ਼ਹਿਰੀਲੇ 
ਗ਼ਮ ਹੁੰਦੇ ਹਨ, ਕਦੇ ਹਸਣਾ ਤੇ ਕਦੇ ਰੋਣਾ ਹੁੰਦਾ ਹੈ। ਕਿਤੇ 


ਮੈਲ ਭਰੇ ਹੋਏ ਅਭਿਮਾਨੀ ਨਜ਼ਰੀਂ ਪੈਂਦੇ ਹਨ, ਕਿਤੇ ਸਾਧੂ 


%। 5320੫ 18£[। 5।੧੬। .। ੬00੧ 


51 


ਦਾ ਸੈਗ ਮਿਲ ਕੇ ਸਾਰੀਆਂ ਮੈਲਾਂ ਨੂੰ ਧੋਇਆ ਜਾਂਦਾ ਹੈ, 
ਇਸ ਨੂੰ ਕੌਣ ਮੇਟ ਸਕਦਾ ਹੈ ਕਿਉਂਕਿ ਹੋਰ ਹੈ ਹੀ ਕੋਈ 
ਨਹੀਂ। ਜਿਸ ਦੀ ਕ੍ਰਿਪਾ ਨਾਲ ਇਹ ਸਭ ਕੁਝ ਹੋ ਰਿਹਾ 
ਹੈ ਉਸ ਤੇ ਬਲਿਹਾਰ-ਬਲਿਹਾਰ ਜਾਂਦੇ ਹਾਂ। ਇਹ ਤੇਰੇ 
ਵਾਸਤੇ ਤੇਰੀਆਂ ਅੱਖਾਂ ਦੇ ਸਾਮ੍ਹਣੇ ਸਦਾ ਰੱਖਣ ਦਾ ਸੈਦੇਸਾ 
ਹਰ - 

ਮਾਈ ਹੋਨਹਾਰ ਸੋ ਹੋਈਐ॥ 

ਰਚ ਗਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭ ਕਹਾ ਖੋਈਐ / 
ਕਹਾ ਫੁਲਹਿ ਆਨੰਦ ਬਿਥੈ ਸੋਗ ਕਬ ਹਸਨ ਕਬ ਰੋਈਐ / 
ਕਬਹੂ ਮੈਲ ਭਰੇ ਅਭਿਮਾਨ ਕਬ ਸਾਹੁ ਸੰਗਿ ਧੋਈਐ/ 
ਕੀਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀਂ ਅਲੋਈਐ॥ 
ਕ੍ਹ ਨਾਨਕਾ ਤਿਸ਼ ਗੁਰ ਬਨਿਹਾਗੀਂ ਜਿਹ ਪ੍ਰਸਾਦਿ ਸ਼ਖਿ ਸੋਈਐ॥ 

ਪੰਨਾ - 528 
ਤਰੀ ਸਾਰੀਆ ਤਾਣੀ ਦਿ ਇਹੋ 
ਹੈ ਕਿ ਤੁੰ ਇਸ ਸਤਿ ਨੂੰ ਪਛਾਣ ਲਵੇਂ, ਸਾਰੇ ਦੂਖ ਤੇਰੇ 
ਨਾਸ਼ ਹੋ ਜਾਣ ਜੇ ਤੁੰ ਕਦੇ ਇਹ ਮਹਾਨ ਸਤਿ ਦੈ ਦੇ ਬਚਨ 
ਆਪਣੇ ਹਿਰਦੇ ਵਿਚ ਧਾਰਨ ਕਰ ਲਵੇ - 
ਕੋਟਿ ਪਰਾਧ ਮਿਟੇ ਤੋਗੰ ਸੇਵਾ ਦਰਸਨ ਦੁਖ ਓਉਤਾ/ਰਿਓ ॥ 
ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗੁ ।ਝਿਦਾਰਰਿਓ ॥ 
ਪੰਨਾ - 529 

ਮੈਂ ਤੇਰੇ ਨਾਲ ਸਹਿਜ ਵਿਚ ਹੀ ਬਹੁਤ ਗੱਲਾਂ ਬਾਤਾਂ 
ਕਰ ਲਈਆਂ ਹਨ। ਤੁੰ ਮੇਰੇ ਬਚਨ ਸੁਣੇ ਹਨ ਹੁਣ ਤੰ 
ਇਕਾਂਤ ਥਾਂ ਬੈਠ ਕੇ ਇਨ੍ਹਾਂ ਗੱਲਾਂ ਨੂੰ ਸੋਚੀਂ, ਯਾਦ ਰੱਖੀਂ 
ਮੈਂ ਸਾਰੀਆਂ ਤਕਲੀਫਾਂ ਸਹਿ ਕੇ ਵੀ ਖਿੜਦਾ ਹਾਂ, ਤੂੰ 
ਬਚਪਨ ਵਿਚ ਖਿੜਦਾ ਹੈਂ, ਜੁਆਨੀ ਵਿਚ ਅਨੇਕ ਕਿਸਮ 
ਦੇ ਨਸ਼ਿਆਂ ਵਿਚ ਗ੍ਰਸਤ ਹੋ ਜਾਂਦਾ ਹੈ, ਬੁਢਾਪੇ ਵਿਚ 
ਝੁਰਦਾ ਰਹਿੰਦਾ ਹੈਂ, ਤੇਰਾ ਅੰਗ-ਅੰਗ ਕਮਜ਼ੋਰ ਹੋ ਜਾਂਦਾ 
ਹੈ। ਤੇਰੇ ਤੋਂ ਖੇੜਾ ਕੀ ਭਾਲਣਾ ਹੋਇਆ, ਤੇਰੇ ਨਾਲ ਤਾਂ 
ਗੱਲ ਕਰਕੇ ਵੀ ਕੋਈ ਰਾਜ਼ੀ ਨਹੀਂ ਹੁੰਦਾ। ਤੇਰੇ ਕੋਲ ਐਨੇ 
ਹਨੋਰੇ ਹੁੰਦੇ ਹਨ ਕਿ ਸੁਣਨ ਵਾਲੇ ਨੂੰ ਵੀ ਪਰੇਸ਼ਾਨੀ ਆ 
ਕੇ ਘੇਰ ਲੈਂਦੀ ਹੈ। ਮੇਰੇ ਜੀਵਨ ਨਾਲ ਤੂੰ ਤੁਲਣਾ ਕਰ ਅਤੇ 
ਫੇਰ ਪਛਾਣ ਆਪਣੇ ਆਪ ਨੂੰ। ਜਦੋਂ ਤੂੰ ਅੰਤਰ ਖੋਜ ਕਰ 
ਲਈ ਫਿਰ ਤੇਰੇ ਵਰਗਾ ਹੋਰ ਕੋਈ ਨਹੀਂ ਹੋਵੇਗਾ ਫਿਰ ਤਾਂ 


ਤੂੰ ਸਦੀਵੀ ਖੇੜੇ ਨੂੰ ਮਾਣੇਂਗਾ। ਹੱਕ ਦੀ ਅਵਾਜ਼ ਸੁਣ 
“ਉਹ ਆਪੇ ਆਪ ਹੈ” ਤੂੰ ਭੀ ਓਹੀ ਹੈਂ। ਜਦੋਂ ਸੁਣੀ ਤਾਂ- 


ਨਾਨਕ ਭਗਤਾ ਸ਼ਦਾ ਵਿਗਾਸ਼ ॥ 


ਸ਼ਣਿਐ ਦੂਖ ਪਾਪ ਕਾ ਨਾਸ਼ ॥ ਪੰਨਾ - 3 


ਲਾ ਰੰ - 
ਗਲਾ ਰਾ 


“ਆਤਮ ਮਾਰਗ”, ਨਵੰਬਰ, 2003 


੧3।10181151631)62£11131.੮0।੧) 


ਅਨੰਦਮਈ ਜੀਵਨ ਜਾਚ 
11੬ &ਘ੧ 0 06੧01 10010 


(ਲੜੀ ਜੌੜਨ ਲਈ ਦੋਖੋ, ਅਕਤੁਥਰ ਅੰਕ, ਪੰਨਾ-47) 
ਅਧਿਆਇ ਪੰਜਵਾਂ 
ਇਛਾਵਾਂ ਤੋ' ਉਚੇ ਉਠ ਕੇ ਸੈਸਕਾਰ ਸੁਧਾਈ ਕਰਨੀ 


ਦੇਖਿਆ ਹੈ ਕਿ ਇਹ ਕਿਵੇਂ ਸਾਡੇ ਨਕਾਰਤਮਕ ਸੈਵੇਗਾਂ ਦੀ 
ਜੜ੍ਹ ਹਨ। ਇਸੇ ਕਰਕੇ ਇਨ੍ਹਾਂ ਸੈਵੇਗਾਂ ਨੂੰ ਚੰਗੀ ਤਰ੍ਹਾਂ ਨਾਲ 
ਸੋਧਣਾ, ਇਨ੍ਹਾਂ ਬਾਰੇ ਜਾਣ ਲੈਣਾ, ਇਨ੍ਹਾਂ ਨੂੰ ਸੈਤੁਲਨ 
ਵਿਚ ਰੱਖਣਾ ਆਤਮ ਮਾਰਗ ਤੇ ਚੱਲਣ ਲਈ ਅਤਿ 


ਅਵੱਸ਼ਕ ਹੈ। ਬਹੁਤ ਸਾਰੇ ਲੋਕ ਸਮਝ ਨਹੀਂ ਸਕਦੇ ਕਿ 
ਇਨ੍ਹਾਂ ਦੀ ਜੀਵਨ ਵਿਚ ਕੀ ਭੂਮਿਕਾ ਹੈ। ਇਹ ਵੀ ਨਹੀਂ 


ਦੀ ਲੋੜ ਹੈ, ਸਮਝਣ ਦੀ ਲੋੜ ਹੈ, ਇਨ੍ਹਾਂ ਦੀ ਜੀਵਨ 
ਵਿਚ ਕੀ ਭੂਮਿਕਾ ਹੈ ਇਹ ਸਮਝ ਲੈਣ ਦੀ ਲੋੜ ਹੈ, ਇਹ 
ਵੀ ਜਾਨਣ ਦੀ ਲੋੜ ਹੈ ਕਿ ਇਨ੍ਹਾਂ ਦੀ ਪੂਰਤੀ ਇਨ੍ਹਾਂ 
ਦੀ ਤ੍ਰਿਪਤੀ ਕਿਵੇਂ ਕੀਤੀ ਜਾਵੇ । 

ਭੈ ਤੋਂ ਭਾਵ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਪਤਾ 
ਹੋਵੇ ਕਿ ਸਾਡੇ ਅੰਦਰ ਡਰ ਹੈ ਕਿਉਂ ? ਜੇ ਤੁਸੀਂ ਆਪਣੇ 
ਅੰਦਰ ਦਾ ਵਿਸ਼ਲੇਸ਼ਨ ਕਰਨ ਬੈਠੋ ਤਾਂ ਬਹੁਤ ਛੇਤੀ ਹੀ 
ਤੁਸੀਂ ਸਮਝ ਜਾਓਗੇ ਕਿ ਤੁਹਾਡੇ ਅੰਦਰ ਦੇ ਭੈ ਤੁਹਾਡੇ 
ਅੰਦਰ ਦੇ ਡਰ, ਕੇਵਲ ਇਕ ਝੁਠ ਤੇ ਟਿਕੇ ਹੋਏ ਕੇਵਲ 
ਅਗਿਆਨ ਦੇ ਕਾਰਨ ਹਨ। ਤੁਹਾਡੇ ਡਰ ਵਿਚ ਕੋਈ 
ਸਚਾਈ ਨਹੀਂ, ਕੋਈ ਸਤਿ ਨਹੀਂ। ਕਈ ਡਰ ਤੁਹਾਡੇ ਅੰਦਰ 
ਦਬੇ ਪਏ ਰਹਿੰਦੇ ਹਨ, ਤੁਸੀਂ ਕਦੀ ਉਨ੍ਹਾਂ ਨੂੰ ਜਾਂਚਦੇ ਹੀ 
ਨਹੀਂ, ਤੁਸੀਂ ਉਨ੍ਹਾਂ ਦੀ ਦਇਆ ਤੇ ਹੀ ਰਹਿੰਦੇ ਹੋ। 
ਵਾਸਤਵ ਵਿਚ ਤੁਸੀਂ ਆਪਣੇ ਡਰ ਨੂੰ ਦੇਖਣਾ ਹੀ ਨਹੀਂ 
ਚਾਹੁੰਦੇ, ਪਰ ਤੁਹਾਨੂੰ ਡਰ ਨੂੰ ਦੇਖਣਾ ਜਾਚਣਾ ਸਿਖਣਾ 
ਚਾਹੀਦਾ ਹੈ। ਆਪਣੇ ਭੈ ਨੂੰ ਇਕ ਇਕ ਕਰਕੇ ਦੇਖਣਾ 
ਜਾਂਚਣਾ ਚਾਹੀਦਾ ਹੈ। ਇਕ ਇਕ ਕਰਕੇ ਉਨ੍ਹਾਂ ਤੋੱ 
ਛੁਟਕਾਰਾ ਪਾਉਣਾ ਚਾਹੀਦਾ ਹੈ, ਉਨ੍ਹਾਂ ਉਤੇ ਕਾਬੂ ਪਾਉਣਾ 
ਚਾਹੀਦਾ ਹੈ, ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ। ਹਰ 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00੧ 


ਮੁਲ ਲੱਖਕ - ਡਾ. ਸਵਾਮੀ ਰਾਮ ਜੀ 
ਅਨਵਾਦਕ - ਡਾ. ਬੀਬੀ ਤੇਜਿੰਦਰ ਮਲਹੌਤਰਾ 


ਇਕ ਦੇ ਕੋਈ ਨਾ ਕੋਈ ਭੈ ਹੁੰਦੇ ਹਨ। ਮੈਂ ਆਪਣੇ ਜੀਵਨ 
ਵਿਚ ਇਹ ਹੀ ਦੇਖਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ ਕਿ 
ਭੈ ਹਨ, ਇਹ ਭੈ ਹਰ ਇਕ ਦੇ ਜੀਵਨ ਨੂੰ 


ਸੀ। ਉਹ ਲੀਡਰ ਬਹੁਤ ਮੰਨੀ ਪਰਮੰਨੀ ਹਸਤੀ ਤੇ ਉਸ ਨੂੰ 
ਬਹੁਤ ਨਿਰਭੈ ਤੇ ਸ਼ਕਤੀਸ਼ਾਲੀ ਮੰਨਿਆ ਜਾਂਦਾ ਸੀ। ਕਿਹਾ 
ਜਾਂਦਾ ਹੈ ਉਹ ਗੋਲੀਆਂ ਤੋਂ, ਲੜਾਈ ਤੋਂ ਵੀ ਨਹੀਂ ਡਰਦੀ। 
ਉਹ ਲੜਾਈ ਦੇ ਮੈਦਾਨ ਵਿਚ ਵੀ ਗਈ ਸੀ ਜਿਥੇ ਘਟ ਹੀ 
ਲੋਕ ਪਹੁੰਚ ਸਕਦੇ ਹਨ। ਉਹ ਬੀਬੀ ਦੂਸਰਿਆਂ ਨੂੰ ਵੀ ਪ੍ਰੇਰਨਾ 
ਦੇਣ ਵਿਚ ਬਹੁਤ ਚੰਗੀ ਮੰਨੀ ਜਾਂਦੀ ਸੀ ਪਰ ਉਸ ਰਾਤ 
12 ਵਜੇ ਉਹ ਉਚੀ ਉਚੀ ਰੋਣ ਲਗ ਪਈ, ਉਚੀ ਉਚੀ 
ਬੁਲਾਉਣ ਲਗ ਪਈ ਜਿਵੇਂ ਉਸ ਨੂੰ ਕੋਈ ਮਾਰ ਰਿਹਾ ਹੋਵੇ 
ਤੇ ਉਸ ਦੇ ਪਹਿਰੇਦਾਰ ਬਾਹਰ ਖੜ੍ਹੇ ਪਰੇਸ਼ਾਨ ਹੋ ਰਹੇ ਸੀ, ਹਾਰ 
ਕੇ ਮੈਂ ਬਾਹਰ ਗਿਆ ਤੇ ਬਾਹਰੋਂ ਹੀ ਆਵਾਜ਼ ਦਿਤੀ, ਬੀਬੀ 
ਕੀ ਗੱਲ ਹੈ ? ਤੁਸੀਂ ਠੀਕ ਤਾਂ ਹੋ ਤੁਸੀਂ ਏਨਾ ਕਿਉਂ ਘਬਰਾਏ 
ਪਏ ਹੋ ? 

ਤੇ ਉਹ ਕਹਿਣ ਲੱਗੀ, “ਮੇਰੀ ਸਮੱਸਿਆ ਬੜੀ 
ਰੀਭੀਰ ਹੈ” 

ਮੈਂ ਕਿਹਾ, “ਮੈਨੂੰ ਦੱਸੋ ਕੀ ਗੱਲ ਹੈ, ਮੈਂ ਬੂਹਾ ਤੋੜ 
ਕੇ ਅੰਦਰ ਆ ਜਾਂਦਾ ਹਾਂ।” 

ਉਹ ਕਹਿਣ ਲੱਗੀ, “ਨਹੀਂ ਇਸ ਤਰ੍ਹਾਂ ਨਾ ਕਰਨਾ ।” 

ਮੈਂ ਕਿਹਾ, “ਫੇਰ ਬੂਹਾ ਖੋਲ੍ਹੋ ।” 

ਉਹ ਕਹਿਣ ਲੱਗੀ, “ਮੈਂ ਬੂਹਾ ਨਹੀਂ ਖੋਲ੍ਹ ਸਕਦੀ 
ਕਿਉਂਕਿ ਬੂਹਾ ਖੋਲ੍ਹਣ ਵਾਲੇ ਕੁੰਡੇ ਤੇ ਮੱਕੜੀ ਬੈਠੀ ਹੈ। ਸੋ 
ਤੁਸੀਂ ਆਪ ਹੀ ਦੇਖ ਲਓ ਕਿ ਉਹ ਬਹਾਦਰ ਬੀਬੀ ਮੱਕੜੀ 
ਤੋਂ ਡਰ ਰਹੀ ਸੀ। 


ਇਕ ਹੋਰ ਮਿਸਾਲ ਮੈ ਤੁਹਾਨੂੰ ਦਿੰਦਾ ਹਾਂ, 


੧3।10181151631)60£11131.੮0।੧) 


ਤਰ 
ਮੈਂ ਬਾਹਰ ਨਿਕਲਿਆ ਤੇ ਪੁਛਿਆ, “ਕੀ ਹੋ ਗਿਆ ?” ਕੀ 
ਗੱਲ ਹੈ ?” ਮੈਨੂੰ ਐਟੌਰਨੀ ਦਾ ਜਵਾਬ ਆਇਆ, ਕਮਰੇ 


ਕਈਆਂ ਨੂੰ ਸੱਪ ਦਾ ਡਰ ਹੁੰਦਾ ਹੈ। 
ਇਹ ਮੇਰੇ ਨਾਲ ਵੀ ਹੋਇਆ ਹੈ। ਮੈਨੂੰ ਸੱਪਾਂ ਤੋਂ ਬਹੁਤ 
ਡਰ ਲਗਦਾ ਸੀ। ਇਥੋਂ' ਤੱਕ ਕਿ ਮੈਂ ਆਪਣੀਆਂ ਜੇਬਾਂ ਹੀ 


੫੨ ਹੀ 


| ਇਕ 
ਰਿ ਤਰ੍ਹਾਂ 
ਦੇ ਅਨੰਦ ਹਨ, ਇਕ ਹੈ ਵਿਸ਼ੇ ਅਨੰਦ ਜਿਹੜੇ ਛਿਨਭੈਗਰ 


ਸਥਾਈ ਨਹੀਂ ਹੈ। ਸੈਸਾਰ ਦੀ ਹਰ ਵਸਤੁ ਤੁਹਾਨੂੰ ਛਿਨ 
ਭੈਗਰ ਦਾ ਅਨੰਦ ਹੀ ਦੇ ਸਕਦੀ ਹੈ। ਸੈਸਾਰ ਦੀ ਹਰ ਚੀਜ਼ 


%। 53੧0੫ 18£[। 5।੧੬। .। ੬00) 


ਦਿ 


ਕੋਈ ਵੀ ਵਸਤੂ ਐਸੀ ਨਹੀਂ ਜਿਹੜੀ ਬਦਲਦੀ ਨਾ ਹੋਵੇ 
ਜਾਂ ਜਿਹੜੀ ਸਥਾਈ ਹੋਵੇ। ਇਥੇ ਦੀ ਹਰ ਵਸਤੂ ਨਾਸ਼ਵਾਨ 
ਹੈ। ਚਲਾਏਮਾਨ ਹੈ, ਰੂਪ ਬਦਲਣ ਵਾਲੀ ਹੈ, ਇਕ ਕਰਕੇ 
ਸੈਸਾਰ ਵਿਚੋਂ ਅਨੰਦ ਲੱਭਣਾ ਮਨੁੱਖ ਦੀ ਭੁੱਲ ਹੈ। 

ਸੈਸਾਰਕ ਸਬੋਧਾਂ ਵਿਚੋਂ ਅਨੰਦ ਪ੍ਰਸੈਨਤਾ ਲੱਭਣੀ ਹੀ 
ਮਨੁੱਖ ਦੀ ਭੁੱਲ ਹੈ। ਇਸੇ ਕਰਕੇ ਸੈਸਾਰਕ ਪੱਧਰ ਤੇ ਜੀਣਾ 
ਵੀ ਭੁੱਲ ਹੀ ਹੈ। ਜੀਵਨ ਨੂੰ ਡੂੰਘਾਈ ਵਿਚ ਵਿਚਾਰਨਾ 
ਚਾਹੀਦਾ ਹੈ, ਆਪਾ ਚੀਨਣਾ ਚਾਹੀਦਾ ਹੈ, ਇਸੇ ਕਰਕੇ 
ਜਜਹਣ ਜਤ ਦੇ” =“ ਜਖ਼=ਦੰ` ਜਹ ਹੇ ਜਦ ਨਾ 
ਹੀ ਇਹ ਸਬਧ ਸਥਾਈ ਹਨ। 


ਮਨੁੱਖ ਸਥਾਈ ਅਨੰਦ ਦੀ ਪ੍ਰਾਪਤੀ ਜਾਣਦਾ ਹੀ 
ਨਹੀਂ ਕਿਉਂਕਿ ਮਨੁੱਖ ਖੁਸ਼ੀ ਦੀ ਭਾਲ ਵਿਚ ਇਕ ਚੀਜ਼ 
ਤੋਂ ਦੂਸਰੀ, ਦੂਸਰੀ ਤੋਂ ਤੀਸਰੀ ਚੀਜ਼ ਲਈ ਭਟਕਦਾ ਹੈ। 
ਜਦੋਂ ਕਿਤੋਂ ਵੀ ਸਥਾਈ ਖੁਸ਼ੀ ਨਹੀਂ ਮਿਲਦੀ, ਮਨੁੱਖ 
ਨਿਰਾਸ ਹੋ ਜਾਂਦਾ ਹੈ। ਹਾਰ ਕੇ ਜਦੋਂ ਤੁਸੀਂ ਸਭ ਕੁਝ ਦੇਖ 
ਲੈਂਦੇ ਹੋ ਤੁਸੀਂ ਅੰਤਰਮੁਖੀ ਹੁੰਦੇ ਹੋ, ਤੁਸੀਂ ਸੂਖਮ ਹੋ ਕੇ 
ਜੀਵਨ ਨੂੰ ਜੀਵਨ ਮਨੋਰਥ ਲੱਭਣ ਦੀ ਕੋਸ਼ਿਸ਼ ਕਰਦੇ ਹੋ। 
ਫੌਰ ਤੁਸੀਂ ਸਮਝਦੇ ਹੋ ਕਿ ਸੰਸਾਰ ਜਿਹੜਾ ਆਪ 


ਦੀ ਮਹੱਤਤਾ ਪਿਛੋ ਛੱਡ ਦਿੰਦੇ ਹੋ, ਉਦੋਂ ਹੀ ਤੁਸੀਂ 
ਅਨੰਦਮਈ ਹੁੰਦੇ ਹੋ , ਓਦੋਂ ਹੀ ਤੁਸੀਂ ਚੇਤਨ ਬਿੰਦੂ ਤੇ 
ਪਹੁੰਚਦੇ ਹੋ। 


ਇਕ ਦੂਸਰੇ ਨੂੰ ਮੁੰਦਰੀ ਪਾਉਂਦੇ ਹਨ, ਉਸ ਤੋਂ ਇਕ ਭਾਵ 
ਸਿੱਧ ਹੁੰਦਾ ਹੈ। ਉਹ ਹੈ ਮੁੰਦਰੀ ਧਾਤ ਦੇ ਇਕ ਟੁਕੜੇ ਨੂੰ 
ਸੋਧ ਕੇ ਜੋੜਿਆ ਜਾਂਦਾ ਹੈ, ਭਾਵ ਦੋ ਵੱਖ ਵੱਖ 
ਕਿਨਾਰਿਆਂ ਨੂੰ ਜੋੜ ਕੇ ਇਕ ਕੀਤਾ ਜਾਂਦਾ ਹੈ | ਇਸ ਤੋੱ 
ਨੀ 
ਕੇ ਸਾਥ ਨਿਭਾਉਣਾ। ਇਹ ਹੀ ਖੁਸ਼ੀ ਹੈ, ਇਹ ਹੀ ਜੀਵਨ 
ਦੀ ਪੂਰਨਤਾ ਹੈ। 

ਅਨੰਦ ਪ੍ਰਾਪਤੀ ਜੀਵਨ ਲਕਸ਼ ਹੈ। ਤੁਹਾਡੇ ਬ 
ਸਾਰੇ ਕਾਜ ਕਰਮ ਜਿਹੜੇ ਤੁਸੀਂ ਸੈਸਾਰ ਵਿਚ ਕਰਦੇ 
ਭਾਵੇਂ ਉਹ ਖਾਣਾ ਪੀਣਾ ਹੈ, ਵਿਆਹ ਕਰਾਉਣਾ ਹੈ, ਬੱਚੇ 
ਹੋਣੇ, ਦੌਸਤ ਹੋਣੇ, ਇਹ ਸਾਰੇ ਤੁਹਾਡੀ ਖੁਸ਼ੀ ਦਾ ਹੀ 
ਸਾਧਨ ਹਨ। ਪਰ ਮੈਂ ਇਹ ਪੁਛਣਾ ਚਾਹਾਂਗਾ ਕੀ ਇਹ 


੧3।101181151631)60£11131.੮0।੧) 


ਕਹੋਗੇ ਹਾਂ, ਥੋੜ੍ਹੀ ਦੇਰ ਲਈ ਤਾਂ ਦਿੰਦੀਆਂ ਹਨ, 
ਛਿਨਭੈਗਰ ਲਈ, ਸਥਾਈ ਨਹੀਂ। ਥੋੜ੍ਹੀ ਦੇਰ ਲਈ ਤੁਸੀਂ 
ਖੁਸ਼ ਹੁੰਦੇ ਹੋ, ਮੁੜ ਕੇ ਤੁਸੀਂ ਹੋਰ ਕਰਮ ਕਰਦੇ ਹੋ ਤਾਂ ਜੋ 
ਤੁਸੀਂ ਫੇਰ ਖੁਸ਼ ਹੋ ਸਕੋ। ਫੇਰ ਜਦੋਂ ਸੈਸਾਰ ਨੂੰ ਦੇਖਦੇ ਹੋ 
ਉਹ ਹੀ ਉਦਾਸੀ, ਉਹ ਹੀ ਗ਼ਮ, ਉਹੀ ਚਿੰਤਾਵਾ। ਸੈਸਾਰਕ 
ਵਸਤੂਆਂ ਤੁਹਾਨੂੰ ਥੋੜ੍ਹੀ ਦੇਰ ਲਈ ਖੁਸ਼ੀ ਦਿੰਦੀਆਂ ਹਨ। 
ਵਾਸਤਵ ਵਿਚ ਤਾਂ ਇਸ ਤੋ ਉਪਰ ਕੁਝ ਹੋਰ ਹੈ, ਉਹ 
ਹੈ ਜਿਹੜਾ ਸਥਾਈ ਅਨੰਦ ਦੇ ਸਕਦਾ ਹੈ। 

ਮਾਨਵਤਾ ਦੇ ਰਿਸ਼ਤੇ ਸਬੋਧ ਖੁਸ਼ੀ ਦੇਣ ਵਾਲੇ ਹੋ 
ਸਕਦੇ ਹਨ, ਇਹ ਤੁਹਾਨੂੰ ਪੂਰੀ ਪੂਰੀ ਖੁਸ਼ੀ ਦੇ ਸਕਦੇ ਹਨ 
ਜੇ ਦੋਨੋਂ ਜਣੇ ਜੀਵਨ ਨੂੰ ਸਮਝ ਲੈਣ, ਇਕ ਦੂਸਰੇ ਨੂੰ 
ਸਵੀਕਾਰ ਕਰ ਲੈਣ ਤੇ ਆਤਮ ਮਾਰਗ ਤੇ ਚੱਲ ਪੈਣ, 
ਦੋਨੋਂ ਖੁਸ਼ੀ ਪਾਪਤ ਕਰ ਸਕਦੇ ਹਨ, ਸਾਰੇ ਮਜ਼ਹਬ ਪ੍ਰਮਾਤਮਾ 
ਦਾ ਇਕ ਹੀ ਸੁਨੇਹਾ ਦਿੰਦੇ ਹਨ, ਉਹ ਹੈ ਪ੍ਰੇਮ, ਸਮਾਨਤਾ, 
ਸ਼ਾਂਤੀ ਤੇ ਅਨੰਦ, ਬਾਹਰੀ ਖੁਸ਼ੀ, ਅੰਦਰ ਦਾ ਅਨੰਦ। 
ਪ੍ਰਮਾਤਮਾ ਪਰੀਪੂਰਨ ਹੈ, ਸਰਬਵਿਆਪਕ, ਸਰਬਗਿਆਨ ਹੈ, 
ਸਰਬ ਸਮਰੱਥ ਹੈ। ਜੇ ਇਹੀ ਤੱਤ ਹੈ ਫੇਰ ਤੁਸੀਂ ਕੌਣ ਹੋ ? 
ਤੁਸੀਂ ਕਿਥੋਂ ਆਏ ਹੋ ? ਤੁਸੀਂ ਉਸ ਹੀ ਸਰਬ ਵਿਆਪਕ ਦੀ 
ਅੰਸ਼ ਹੋ, ਪ੍ਰੇਮ, ਸ਼ਾਂਤੀ, ਅਨੰਦ ਸਭ ਕੁਝ ਤੁਹਾਡੇ ਹੀ ਅੰਦਰ 
ਹੈ। 

ਜਦੋਂ ਤੁਸੀਂ ਆਪਣੇ ਅੰਦਰ ਦੇ ਸ੍ਰੋਤ ਵਿਚ ਜਾਂਦੇ ਹੋ, 
ਤੁਸੀਂ ਆਪਣੇ ਅੰਦਰ ਤੇ ਆਪਣੇ ਸਾਥੀ ਦੇ ਅੰਦਰ ਓਹੀ 
ਚਾਨਣ ਦੇਖਦੇ ਹੋ, ਤੁਸੀਂ ਕਹਿੰਦੇ ਹੋ ਮੇਰਾ ਸਾਥੀ ਕੇਵਲ 
ਇਕ ਸਰੀਰ ਹੀ ਨਹੀਂ, ਉਹ ਤਾਂ ਆਤਮਾ ਹੈ, ਪ੍ਰਮਾਤਮਾ 
ਦੀ ਹੀ ਅੰਸ਼ ਹੈ, ਜਦੋਂ'` ਦੋਨੋਂ ਸਾਥੀ ਦਪਤੀ ਇਕ ਦੂਸਰੇ 


ਤੋਂ ਭਾਵ ਹੈ, ਸਤਿ ਨੂੰ ਜਾਣ ਲੈਣਾ। ਇਸ ਤੋ ਬਾਅਦ 
ਤੁਸੀਂ ਇਹ ਮਹਿਸੁਸ ਕਰਦੇ ਹੋ ਕਿ ਤੁਸੀਂ ਸਭ ਕੁਝ ਦੇ 


ਕੂ 
“1 ॥ 
ਕੁ 
ਤੂ 
1 
੍ 


ਮੈਂ ਬਹੁਤ ਸਾਰੇ ਸਤਿ ਦੇ ਮਸੀਹਾਂ ਨੂੰ ਮਿਲਿਆ ਹਾਂ 
ਪਰ ਮੈ' ਪ੍ਰੇਮ ਦੇ ਪੁਜਾਰੀਆਂ ਨੂੰ ਬਹੁਤ ਘੱਟ ਮਿਲਿਆ ਹਾਂ। 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00) 


ਸਾਧੂਆਂ ਦੀ ਇਕ ਗੱਲ ਜ਼ਰੂਰ ਸਾਂਝੀ ਹੁੰਦੀ ਹੈ, 
ਨਿਸੁਆਰਥੀ, ਸ਼ਰਧਾ, ਅਚਾਰ ਤੇ ਬਾਣੀ ਸਾਰੇ ਹੀ 
ਨਿਸੁਆਰਥੀ ਹੁੰਦੇ ਹਨ, ਸਾਰੇ ਸੈਤਾਂ ਦੀ ਪ੍ਰਮਾਤਮਾ ਤੇ 


ਅਟੁੱਟ ਸ਼ਰਧਾ ਹੁੰਦੀ ਹੈ, ਉਨ੍ਹਾਂ ਦਾ ਆਚਾਰ ਇਕ ਮਿਸਾਲ 


ਹੁੰਦੀ ਹੈ ਜਿਵੇਂ ਕਿ ਗੁਰਬਾਣੀ ਵਿਚ ਕਿਹਾ ਹੈ, 'ਸਚਹੁ ਓਰੇ 
ਸਭ ਕੋ ਉਪਰ ਸਚ ਅਚਾਰ । ਜਿਵੇਂ ਕਿ ਅਸੀਂ ਉਪਰ ਲਿਖ 
ਆਏ ਹਾਂ ਕਿ ਜੀਸਸ ਲਈ ਇਹ ਕਹਿਣਾ ਕੋਈ ਔਖਾ 
ਨਹੀਂ ਸੀ, ਮੈਨੂੰ ਮਾਫ ਕਰੋ ਪਰ ਤੁਸੀਂ ਮੈਨੂੰ ਸੂਲੀ ਤੇ ਕਿਉਂ 
ਚੜ੍ਹਾਅ ਰਹੇ ਹੋ, ਮੈਂ ਉਹ ਕੁਝ ਅੱਗੋਂ ਨਹੀਂ ਕਰਾਂਗਾ ਜਿਸ 
ਨੇ ਤੁਹਾਨੂੰ ਗੁੱਸੇ ਕੀਤਾ ਹੈ, ਜਿਹੜਾ ਤੁਹਾਨੂੰ ਬੁਰਾ ਲੱਗਾ 
ਹੈ। ਈਸਾ ਜੀ ਇਹ ਸਭ ਕੁਝ ਕਹਿ ਕੇ ਸੂਲੀ ਚੜ੍ਹਨ ਤੋਂ 
ਬਚ ਸਕਦੇ ਸੀ ਪਰ ਉਨ੍ਹਾਂ ਨੇ ਇਹ ਸਭ ਕੁਝ ਨਹੀਂ ਕਿਹਾ, 
ਕਿਉਂਕਿ ਉਨ੍ਹਾਂ ਨੂੰ ਪ੍ਰਮਾਤਮਾ ਤੇ ਅਟੁੱਟ ਸ਼ਰਧਾ ਤਾਂ ਸੀ ਪਰ 
ਉਨ੍ਹਾਂ ਨੂੰ ਆਪਣੀ ਕਰਣੀ ਤੇ ਕਰਮ ਤੇ ਵੀ ਪੂਰਾ 
ਵਿਸ਼ਵਾਸ਼ ਸੀ। ਨੂੰ ਸੀ ਉਹ ਕੀ ਕਰ ਰਹੇ ਹਨ, 


ਰਿ । 
4੧੦੧ 
ਗਾ 

`_ 004 
ਪੀ. 
ਤਾ 


2 
ਿ 
੩ 
ਕੂ 
3 ੨ 
ਜ਼ 
ਕਰ 
੩ 
ਰਹ 
ਮਿ 


ਅਧਾਰਤ ਹੈ, ਹਿੰਦੂ ਵੀ ਕਰਮਾਂ ਦੇ ਸਿਧਾਂਤ ਨੂੰ ਮੰਨਦੇ 
ਹਨ, ਕੁਰਾਨ ਵਿਚ ਹੀ ਇਹ ਦੱਸਿਆ ਗਿਆ ਹੈ। 

ਏਸ ਕਾਨੂੰਨ ਵਿਚ ਕੋਈ ਮੁਆਫੀ ਨਹੀਂ, ਇਸ ਦੇ 
ਨਤੀਜਿਆਂ ਤੋ ਵੀ ਕੋਈ ਕਿਨਾਰਾ ਨਹੀਂ ਕੀਤਾ ਜਾ 


ਕਰਦੇ ਹਨ, ਇਹ ਸਭ ਦਾ ਕਾਰਣ ਅਗਿਆਨ ਹੈ, ਹਉਮੈ 
ਹੈ। ਵਾਸਤਵ ਵਿਚ ਅਗਿਆਨ ਹੀ ਸਾਰਿਆਂ ਦੁਖਾਂ, 


੧3।1018115163160£11131.੮0।੧) 


ਥੇ ਤਰ 
। 
ਘ 
ਉ 
ਟੀ 
ਤਰ 
ਤਰ 
4੫, 


ਨਹੀਂ ਮੰਨਦੇ, ਸੈਸੇ ਖਤਮ ਨਹੀਂ ਹੁੰਦੇ, ਭੈ ਬਣਿਆ ਹੀ 
ਰਹੇਗਾ । 

ਸਾਰੇ ਭੈ ਤੋਂ ਛੁਟਕਾਰੇ ਤੋਂ ਭਾਵ ਹੈ ਸਤਿ ਨਾਲ ਇਕ 
ਹੋ ਜਾਣਾ, ਸਤਿ ਦੀ ਪ੍ਰਾਪਤੀ ਕਰ ਲੈਣੀ, ਇਕ ਵਾਰੀ 
ਜਦੋ ਤੁਸੀਂ ਸਤਿ ਦੀ ਪ੍ਰਾਪਤੀ ਕਰ ਲੈਦੇ ਹੋ, ਤੁਸੀਂ 
ਬਿਲਕੁਲ ਨਿਰੋਲ ਹੋ ਜਾਂਦੇ ਹੋ, ਤੁਸੀਂ ਇਹ ਜਾਣ ਜਾਂਦੇ 
ਹੋ ਕਿ ਸਭ ਦੇ ਅੰਦਰ ਇਕ ਪ੍ਰਮਾਤਮਾ ਹੀ ਵਰਤ ਰਿਹਾ 
ਹੈ, ਉਹ ਹੀ ਪਰੀਪੂਰਨ ਹੈ, ਡਰ ਕਿਸ ਤੋਂ ? ਕਿਸ ਗੱਲ ਦਾ 
ਡਰ । ਜੋਗਲਾਂ ਵਿਚ ਰਹਿ ਕੇ ਸਾਧੂਆਂ ਨੇ ਡਰ ਤੇ ਪ੍ਰਯੋਗ 
ਕੀਤੇ ਹਨ ਤੇ ਇਹ ਦੇਖਿਆ ਗਿਆ ਹੈ ਕਿ ਸ਼ੇਰ ਵਰਗੇ 
ਜਾਨਵਰ ਅਤੇ ਸੱਪ ਵੀ ਰੱਬ ਦੇ ਪਿਆਰਿਆਂ ਨੂੰ ਜਿਨਾਂ 


ਮੋਰੇ ਕੋਲ ਸੀ ਮੈਂ ਖਾਧਾ, ਪਾਣੀ ਪੀਤਾ ਤੇ ਆਰਾਮ ਕਰਨ 
ਲਈ ਇਕ ਗੁਫਾ ਵਿਚ ਚਲਾ ਗਿਆ। ਮੈਂ ਆਪਣੇ ਉਤੇ 
ਕੌਬਲ ਪਾਇਆ ਤੇ ਛੇਤੀ ਹੀ ਮੈਂ ਸੈਂ ਗਿਆ। 

ਥੋੜ੍ਹੀ ਦੇਰ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੇਰੇ 
ਸਰੀਰ ਤੇ ਕੋਈ ਚੀਜ਼ ਮੇਰੇ ਤੇ ਚੱਲ ਰਹੀ ਹੈ। ਮੈਂ ਦੇਖਿਆ 
ਦੋ ਸ਼ੇਰ ਦੇ ਬੱਚੇ ਖੇਡ ਰਹੇ ਸੀ ਤੇ ਮੈਨੂੰ ਨਹੁੰਦਰਾਂ ਮਾਰ ਰਹੇ 
ਸੀ, ਮੇਰੀਆਂ ਪਲਕਾਂ ਬੜੀਆਂ ਭਾਰੀਆਂ ਹੋਈਆਂ ਪਈਆਂ 


%। 5320੫ 18£[। 5।੧੬। .। ੬00੧ 


55 


ਗਿਆਨ ਨਹੀਂ ਹੈ। ਮਿਸਾਲ ਵਜੋਂ ਸਾਗਰ ਦਾ ਇਕ ਹਿੱਸਾ 


ਮਨੁੱਖਾਂ ਵਿਚ ਵੀ ਪ੍ਰਵਿਰਤੀਆਂ ਹਨ, ਪ੍ਰਵਿਰਤੀਆਂ 
ਵੀ ਸਾਡੀਆਂ ਗਿਆਨ ਦਾ ਸੋਤ ਹਨ। ਮਨੁੱਖ ਕੋਲ 
ਗਿਆਨ ਦੇ ਵੱਖ ਵੱਖ ਸ੍ਰੋਤ ਹਨ। ਇੰਦੀਆਂ ਰਾਹੀਂ ਪ੍ਰਤਖ 
ਗਿਆਨ ਪ੍ਰਾਪਤ ਕਰਨਾ, ਕਈ ਵਾਰੀ ਅਸੀਂ ਕਹਿੰਦੇ ਹਾਂ 


੧3।10181151631)60£11131.੮0।੧) 


ਵਾਲਾ ਹੈ, ਫੇਰ ਕੋਈ ਗੱਲ ਉਸ ਤਰ੍ਹਾਂ ਨਾਲ ਹੋ ਵੀ ਜਾਂਦੀ 
ਹੈ। ਤੁਸੀਂ ਕਹਿੰਦੇ ਹੋ ਮੈਂ ਕਿਹਾ ਸੀ ਇਸ ਤਰ੍ਹਾਂ ਹੋ ਜਾਏਗਾ। 
ਤੁਸੀਂ ਪੂਰੇ ਭਰੋਸੇ ਨਾਲ ਕਹਿੰਦੇ ਹੋ। ਇਸ ਤਰ੍ਹਾਂ ਨਾਲ ਹਰ 
ਇਕ ਨਾਲ ਕਦੀ ਨਾ ਕਦੀ ਜ਼ਰੂਰ ਹੁੰਦਾ ਆਇਆ ਹੈ ਤੇ 
ਹੁੰਦਾ ਹੈ। ਐਸਾ ਅੰਦਾਜ਼ਾ ਜਾਂ ਅੰਤਰ ਗਿਆਨ ਹੀ ਸਭ 
ਤੋਂ ਉਤਮ ਗਿਆਨ ਹੈ। ਸਾਡੇ ਅੰਦਰ ਬਹੁਤ ਸੋਹਣਾ ਅੰਤਰ 
ਗਿਆਨ ਭੰਡਾਰ ਹੈ। ਸਭ ਤੋਂ ਉਤਮ ਗਿਆਨ ਉਥੋਂ ਹੀ 
ਆਉਂਦਾ ਹੈ। ਇਕ ਵਾਰੀ ਜਦੋਂ ਉਹ ਗਿਆਨ ਭੰਡਾਰ ਖੁਲ੍ਹ 
ਜਾਏ, ਤੁਹਾਨੂੰ ਕਿਸੇ ਹੋਰ ਗਿਆਨ ਦੀ ਭਾਵ ਪ੍ਰਵਿਰਤੀ 
ਗਿਆਨ ਜਾਂ ਇੰਦੀਆਂ ਦੇ ਪ੍ਰਤੱਖ ਗਿਆਨ ਦੀ ਲੋੜ ਰੀ 
ਨਹੀਂ ਰਹਿੰਦੀ। ਇਸ `ਡਰ੍ਹਾਂ ਨਾਲ ਗਿਆਨ ਦੇ ਤਿੰਨ 
ਸਰਵੌਤਮ ਸਤ ਹਨ ਪ੍ਰਵਿਰਤੀਆਂ ਰਾਹੀਂ ਗਿਆਨ, 
ਇੰਦੀਆਂ ਦਾ ਪ੍ਰਤੱਖ ਗਿਆਨ ਤੇ ਅੰਤਰ ਗਿਆਨ। 
ਖਾਣ ਦੀ ਪ੍ਰਵਿਰਤੀ, ਕਾਮ, ਸੌਣਾ ਤੇ ਆਤਮ ਸੈਭਾਲ। 
ਇਹ ਸਭ ਤੋਂ ਪੁਰਾਣੇ ਤੇ ਪਹਿਲੇ ਸੋੋਤ ਹਨ, ਇਹ ਸਭ ਤੋੱ 
ਪੁਰਾਤਨ ਪ੍ਰਾਰਭਿਕ ਪ੍ਰੇਰਣਾਵਾ ਹਨ। ਜੇ ਤੁਸੀਂ ਬੈਠ ਕੇ ਕਦੇ 
ਆਪਣੀਆਂ ਭਾਵਨਾਵਾਂ ਦਾ ਜਾਂ ਸੇਵੇਗਾਂ ਦਾ ਵਿਸ਼ਲੋਸ਼ਨ 
ਕਰੋ, ਤੁਸੀਂ ਦੇਖੋਗੇ ਕਿ ਤੁਹਾਡੀਆਂ ਪ੍ਰੇਰਨਾਵਾਂ ਸਰੀਰ ਨਾਲ 
ਜਾ ਜੁੜਦੀਆਂ ਹਨ। ਜੇ ਤੁਸੀਂ ਬਹੁਤ ਖਾ ਰਹੇ ਹੋ ਤਾਂ ਦੇਖੋ 
ਕੀ ਕਾਰਣ ਹੈ, ਇਹ ਤੁਹਾਡੀ ਕਾਮ ਬਿਰਤੀ ਕਾਰਣ ਹੋ 
ਸਕਦਾ ਹੈ। ਕਿਉਂਕਿ ਇਹ ਸਰੀਰ ਦਾ ਇਕ ਨਿਯਮ ਹੈ 
ਜਿਸ ਨੂੰ ਘਾਟਾ ਪੂਰਾ ਕਰਨਾ ਜਾਂ ਸਥਾਨੌਤਰਣ ਕਹਿੰਦੇ 
ਹਨ। ਸਰੀਰ ਤੇ ਭਾਵਨਾਵਾਂ ਦੋਨੋ ਹੀ ਇਸ ਨਿਯਮ 
ਅਨੁਸਾਰ ਚਲਦੇ ਹਨ। 

ਅਮਰੀਕਾ ਵਿਚ ਮੈਂ _ਇਹੋਂ ਜਿਹੀ ਗੱਲ ਦੇਖੀ ਹੈ 
ਜਿਹੜੀ ਕਿਤੇ ਨਹੀਂ ਦੇਖੀ। ਇਥੇ ਮੁਰੈਮਤ ਨਾਂ ਦੀ ਕੋਈ 
ਚੀਜ਼ ਹੀ ਨਹੀਂ ਹਰ ਇਕ ਸਥਾਨੰਤਰ ਹੈ। ਜੇ ਪਤੀ ਪਤਨੀ 
ਦੀ ਲੜਾਈ ਹੋ ਜਾਂਦੀ ਹੈ, ਉਹ ਇਕ ਦੂਸਰੇ ਨਾਲ ਗੱਲ 
ਨਹੀਂ ਕਰਦੇ, ਇਕ ਦੂਜੇ ਨੂੰ, ਸਮਝਦੇ ਨਹੀਂ ਛੇਤੀ ਹੀ ਇਕ 
ਦੂਸਰੇ ਨੂੰ ਛੱਡਣ ਦੀ ਕਰਦੇ ਹਨ ਤੇ ਕਿਸੇ ਹੋਰ ਨਾਲ ਜੁੜ 
ਜਾਂਦੇ ਹਨ। ਇਕ ਦੂਸਰੇ ਨਾਲ ਸਮਝੌਤਾ ਨਹੀਂ ਕਰਦੇ । 
ਰੋਜ਼ਾਨਾ ਜੀਵਨ ਵਿਚ ਤੁਹਾਨੂੰ ਇਹ ਦੇਖਣ ਦੀ ਲੋੜ ਹੈ 
ਕਿ ਤੁਸੀਂ ਤ੍ਰਿਪਤ ਹੋ, ਸਬਰ ਸੈਤੋਖ ਹੈ ਤੁਹਾਨੂੰ, ਤੁਸੀਂ 
ਸਹਿਜ ਵਿਚ ਰਹੋ, ਸੰਤੋਖ ਰੱਖੋ, ਜਤੀ ਤਾਂ ₹` ਅੰ =ਨਦ 
ਹੈ। ਜੀਵਨ ਵਿਚ ਸਮਝੌਤਾ ਕਰਨਾ ਸਿਖਣਾ ਹੀ ਪਵੇਗਾ, 
ਜੀਵਨ ਨੂੰ ਸੁਚੱਜਾ, ਸੋਹਣਾ ਬਣਾਉਣ ਲਈ ਸਮਝੇੜਾ 
ਜ਼ਰੂਰੀ ਹੈ, ਮਿਲ ਕੇ ਰਹਿਣਾ, ਦੂਸਰੇ ਬਾਰੇ ਜਾਨਣਾ, 
ਸੋਚਣਾ ਅਤਿ ਜ਼ਰੂਰੀ ਹੈ। ਜੇ ਤੁਸੀਂ ਦੂਸਰਿਆਂ ਨਾਲ 
ਸਮਝੋਤਾ ਕਰਨਾ ਸਿੱਖ ਜਾਓ, ਤੁਸੀਂ ਸਹਿਜ ਸੈਤੋਖ ਵਿਚ 
ਆ ਜਾਓਗੇ। ਬਿਨਾਂ ਸਮਝੇ, ਬਿਨਾਂ ਸਮਝੋਤਾ ਕੀਤੇ ਤੁਸੀਂ 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00) 


ਕਦੀ ਖੁਸ਼ੀ ਦਾ ਅਨੁਭਵ ਕਰ ਹੀ ਨਹੀਂ ਸਕਦੇ । 


ਲੋੜ ਹੈ ਕਿ ਤੁਹਾਡਾ ਮਨ, ਤੁਹਾਡੀ ਸੋਚਣੀ, ਤਹਾਡੀ 
ਕਥਨੀ ਤੇ ਕਰਨੀ ਇਨ੍ਹਾਂ ਸਭ ਦਾ ਸਮਝੋਤਾ, ਕਰਨਾ ਇਨ੍ਹਾਂ 
ਸਭ ਨੂੰ ਸਮਝਣਾ ਤੇ ਸਮਝ ਕੇ ਚਲਣਾ, ਸੋਧ ਕੇ ਚਲਣਾ। 
ਆਪਣੀ ਸੋਚ ਨੂੰ ਪੂਰੀ ਤਰ੍ਹਾਂ ਪ੍ਰਗਟ ਨਹੀਂ ਕਰ ਸਕਦੇ, 
ਇਸ ਤਰ੍ਹਾਂ ਕਰਨ ਨਾਲ ਅੰਦਰ ਦਾ ਸੂਖਮ ਹਿੱਸਾ ਮਰਦਾ 
ਚਲਾ ਜਾਂਦਾ ਹੈ ਜਿਸ ਨਾਲ ਤੁਹਾਨੂੰ ਗਿਆਨ ਦੀ ਪ੍ਰਾਪਤੀ 
ਹੋਣੀ ਹੈ। ਜੇ ਇਸੇ ਤਰ੍ਹਾਂ ਸਮਾਂ ਬੀਤਦਾ ਜਾਏ ਫੇਰ ਇਕ 
ਦਿਨ ਇਸ ਤਰ੍ਹਾਂ ਦਾ ਆਉਂਦਾ ਹੈ ਕਿ ਤੁਹਾਡੇ ਅੰਦਰ 
ਨਖੇਦੀ ਦਾ ਭੰਡਾਰ ਬਣ ਜਾਂਦਾ ਹੈ, ਤੁਹਾਨੂੰ ਐਨੇ ਦੁਖ 
ਪਹੁੰਚ ਚੁੱਕੇ ਹੁੰਦੇ ਹਨ, ਤੁਸੀਂ ਆਪਣੇ ਆਪ ਨੂੰ ਸਤਾ ਲਿਆ 
ਹੁੰਦਾ ਹੈ, ਆਪਣੇ ਆਪ ਨੂੰ ਦੁਖੀ ਕਰਨਾ ਵੀ ਇਕ ਪਾਪ 
ਹੈ। ਸੈਸਾਰ ਵਿਚ ਸਭ ਤੋਂ ਵੱਡਾ ਪਾਪ ਹੈ, ਆਪਣੀ 
ਆਤਮਾ ਨੂੰ ਮਾਰਨਾ। ਜੇ ਤੁਸੀਂ ਆਤਮਾ ਨੂੰ ਨਾ ਮਾਰੋ ਤਾਂ 
ਤੁਸੀਂ ਕੋਈ ਗਲਤੀ ਨਹੀਂ ਕਰੋਗੇ। ਤੁਹਾਡੀ ਆਤਮਾ ਹੀ 
ਤੁਹਾਨੂੰ ਠੀਕ ਸੇਧ ਦੇਂਦੀ ਹੈ। ਜਿੰਨੀਆਂ ਵਧ ਗਲਤੀਆਂ 
ਤੁਸੀਂ ਕਰਦੇ ਹੋ, ਜਿੰਨਾਂ ਵਧ ਤੁਸੀਂ ਆਪਣੇ ਆਪ ਨੂੰ 


ਸ਼ੀਸ਼ੇ ਦੀ ਭਾਂਤੀ ਹੈ, ਆਤਮਾ ਤੁਹਾਡਾ ਮਨ ਨਹੀਂ, ਇਹ 
ਤੁਹਾਡੀ ਪ੍ਰੇਰਨਾ ਨਹੀਂ, ਇਹ ਤੁਹਾਡਾ ਸੈਵੇਗ ਨਹੀਂ। 
ਆਤਮਾ ਨੂੰ ਧੁੰਦਲਾ ਨਾ ਹੋਣ ਦਿਓ, ਉਸ ਉਤੇ ਮਿੱਟੀ ਨਾ 
ਪੈਣ ਦਿਓ, ਆਤਮਾ ਨੰ ਖੇਰ ਖੇਰ ਨਾ ਹੋਣ ਦਿਓ, ਆਤਮਾ 
ਨੂੰ ਦੁਖ ਨਾ ਦਿਓ, ਇਸ ਦੀ ਆਵਾਜ਼ ਸੁਣੋਂ, ਇਸ ਨੂੰ 
ਨਿਰੋਲ ਰੱਖੋ, ਆਤਮਾ ਤੁਹਾਡੀਆਂ ਸਮੱਸਿਆਂ ਸੁਲਝਾਣ 
ਵਿਚ ਸਹਾਇਕ ਹੋਵੇਗੀ, ਤੁਹਾਡੇ ਮਨ ਨੂੰ ਸੇਧ ਦੇਵੇਗੀ। 

ਈਸਾਈ ਪਰੈਪਰਾ ਵਿਚ ਸੌਲ ਦੀ ਕਾਇਆ ਪਲਟੀ 
ਹੋਈ ਉਹ ਸੇਂਟ ਪੋਲ ਬਣ ਗਿਆ, ਜਿਵੇਂ ਸਾਡੇ ਬਾਲਮੀਕ 
ਬੋਦੇ ਮਾਰਨ ਵਾਲੇ ਤੋਂ ਬਦਲ ਕੇ ਬਾਲਮੀਕ ਰਿਸ਼ੀ ਬਣ 
ਗਿਆ। ਸੌਲ ਨੇ ਇਕ ਦਿਨ ਆਪਣੀ ਆਤਮਾ ਦੀ 
ਆਵਾਜ਼ ਸੁਣੀ, ਇਹ ਮਹਿਸੂਸ ਕੀਤਾ ਜਿਸ ਰਸਤੇ ਤੇ ਉਹ 
ਚਲ ਰਿਹਾ ਸੀ ਉਹ ਠੀਕ ਨਹੀਂ ਸੀ, ਫੇਰ ਉਹ ਸੈਤ ਬਣ 
ਗਿਆ। ਤੁਸੀਂ ਬਹੁਤ ਵਾਰੀ ਜਾਣਦੇ ਬੁਝਦੇ ਹੋਏ ਗਲਤ 
ਕੌਮ ਕਰਦੇ ਰਹਿੰਦੇ ਹੋ, ਤੁਹਾਨੂੰ ਬਹੁਤ ਵਾਰੀ ਪਤਾ ਹੁੰਦਾ 


ਗੱਲ ਠੀਕ ਹੈ ਫੇਰ ਵੀ ਤੁਸੀਂ ਉਸ ਤੋਂ ਵਿਪਰੀਤ ਚਲਦੇ 
ਹੋ, ਉਸ ਤੋਂ ਉਲਟ ਕੈਮ ਕਰਦੇ ਹੋ, ਇਹ ਤੁਹਾਨੂੰ ਕਮਜ਼ੋਰ 


੧3।10181151631)60£11131.੮0।੧) 


ਗਤੀਸ਼ੀਲ ਸ਼ਕਤੀ ਖਤਮ ਹੋ ਜਾਂਦੀ ਹੈ। ਤੁਹਾਨੂੰ ਪਤਾ ਹੈ 
ਤੁਹਾਡੇ ਲਈ ਕੀ ਠੀਕ ਹੈ ਪਰ ਤੁਸੀਂ ਗਲਤ ਹੀ ਕਰੀ 
ਜਾਂਦੇ ਹੋ। ਇਸ ਤਰ੍ਹਾਂ ਕਰਨਾ ਪਾਪ ਹੈ, ਗੁਨਾਹ ਹੈ। ਇਸ 
ਗਲਤੀ ਦਾ ਕੋਈ ਸਮਾਧਾਨ ਨਹੀਂ, ਤੁਹਾਨੂੰ ਪਤਾ ਹੈ ਤੁਸੀਂ 
ਗਲਤ ਕਰ ਰਹੇ ਹੋ, ਫੇਰ ਜਦੋਂ ਤੁਸੀਂ ਗਲਤ ਕਰੀ ਜਾਂਦੇ 
ਹੋ ਇਹ ਤੁਹਾਡੀ ਗਲਤ ਆਦਤ ਦਾ, ਤੁਹਾਡੀ ਭੈੜੀ 
ਆਦਤ ਦਾ ਹੀ ਨਤੀਜਾ ਹੈ। 

ਜੋ ਕੁਝ ਵੀ ਤੁਸੀਂ ਸਿਖਦੇ ਹੋ ਉਸ ਦਾ ਅਭਿਆਸ 
ਕਰਨ ਦੀ ਲੋੜ ਹੈ। ਸਭ ਤੋ ਪਹਿਲਾਂ ਤੁਹਾਨੂੰ ਇਹ ਸਮਝਣ 
ਦੀ ਲੋੜ ਹੈ ਕਿ ਤੁਸੀਂ ਕੀ ਗਲਤ ਕਰ ਰਹੇ ਹੋ। ਦੂਸਰੀ 
ਗੱਲ ਹੈ ਕਿ ਦਿਮਾਗ ਵਿਚ ਨਵੇਂ ਚਿੰਨ ਬਨਾਉਣੇ ਤਾਂ ਜੋ 
ਤੁਹਾਡਾ ਦਿਮਾਗ ਬਾਰ-ਬਾਰ ਪੁਰਾਣੇ ਚਿੰਨਾਂ ਤੇ ਨਾ ਚਲਾ 
ਜਾਵੇ, ਤੁਹਾਨੂੰ ਇਸ ਗੱਲ ਤੇ ਪਹਿਰਾ ਦੇਣਾ ਪਵੇਗਾ ਕਿ 
ਤੇ ਪਾਓ, ਆਪਣੇ ਆਪ ਨਾਲ ਗੱਲਬਾਤ ਕਰੋ, ਆਪਣੇ 
ਆਪ ਨੂੰ ਸਲਾਹ ਦਿਓ, ਮਾਨਸਿਕ ਤੌਰ ਤੇ ਆਪਣੇ ਆਪ 
ਨਾਲ ਗੱਲਬਾਤ ਕਰੋ, ਆਪਣੇ ਆਪ ਨੂੰ ਪੁਛੋਂ ਕਿ ਤੁਸੀਂ 
ਇਹ ਕੌਮ ਕਿਉਂ ਕਰ ਰਹੇ ਹੋ, ਬਹੁਤ ਵਾਰੀ ਤੁਸੀਂ ਕਹੋਗੇ, 
ਮੈਂ ਇਹ ਕਰਨਾ ਨਹੀਂ ਚਾਹੁੰਦਾ ਪਰ ਕਿਉਂਕਿ ਮੈਂ ਇਹ 
ਕਰਦਾ ਰਿਹਾ ਹਾਂ, ਇਸ ਕਰਕੇ ਇਹ ਮੇਰੀ ਆਦਤ ਬਣ 
ਗਈ ਹੈ, ਇਸ ਤਰ੍ਹਾਂ ਤੁਸੀਂ ਸਮਝ ਜਾਓਗੇ ਕਿ ਆਦਤ 
ਕਿਵੇਂ ਬਣਦੀ ਹੈ। ਤੁਸੀਂ ਸਾਧਨਾ ਕਰਦੇ ਹੋ, ਭਜਨ ਪਾਠ 


ਜਾਨਣਾ ਪਵੇਗਾ, ਅਭਿਆਸ ਨਾਲ ਤੁਹਾਨੂੰ ਆਪਣੀਆਂ 
ਕਮਜ਼ੋਰੀਆਂ ਤੋ ਛੁਟਕਾਰਾ ਪਾਉਣਾ ਪਵੇਗਾ, ਉਹ 
ਕਮਜ਼ੋਰੀਆਂ ਜਿਹੜੀਆਂ ਬਚਪਨ ਤੋ ਤੁਹਾਡੇ ਨਾਲ ਆ 
ਰਹੀਆਂ ਹਨ ਤੇ ਤੁਹਾਡੇ ਜੀਵਨ ਦਾ ਹਿੱਸਾ ਬਣ ਚੁੱਕੀਆਂ 
ਹਨ ਤੇ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਔਖਾ ਹੈ। 

ਆਪਾ ਚੀਨੋ ਆਪਣੇ ਉਤੇ ਮਿਹਨਤ ਕਰੋਂ, ਤੁਹਾਡੇ 
ਸਾਰੇ ਕੌਮ ਕਾਜ ਦਾ ਕਾਬੂ, ਉਸ ਦਾ ਸਾਰਾ ਕੰਟਰੋਲ 
ਤੁਹਾਡੀ ਸੋਚਣੀ ਵਿਚ ਹੈ, ਤੁਹਾਡੀ ਸਾਰੀ ਸੋਚ ਦਾ ਕੰਟਰੋਲ 
ਤੁਹਾਡੀ ਭਾਵਨਾ ਦੇ ਵਸ ਹੈ, ਭਾਵਨਾ ਤੇ ਸੈਵੇਗ ਦੇ 
ਮੁਕਾਬਲੇ ਸੋਚ ਬਹੁਤ ਘੱਟ ਸ਼ਕਤੀਸ਼ਾਲ ਹੈ ਪਰ ਜੇ ਤੁਸੀਂ 


%। 53੧0੫ 18£[। 5।੧੬। .। ੬00) 


ਨਾਲ ਸਕਾਰਤਮਕ ਤਰੀਕੇ ਨਾਲ ਵਰਤ ਸਕਦੇ ਹੋ, ਉਨ੍ਹਾਂ 
ਦਾ ਰਾਹ ਬਦਲ ਕੇ ਅਨੰਦ ਪ੍ਰਾਪਤੀ ਕਰ ਸਕਦੇ ਹੋ। ਇਸ 


7 
9021੨ ੬4੭ 


ਕਾਰ ਤਰ 
ਰਹ 
ਪੁ 
13 
ਪੂ ਗੰ 


ਤੋ 4 


ਹੁੰਦੇ, ਗੁੱਸੇ ਨੂੰ ਇਕ ਤਰ੍ਹਾਂ ਦਾ ਪਾਗਲਪਨ ਹੀ ਕਿਹਾ ਗਿਆ 
ਹੈ। ਜੇ ਤੁਸੀਂ ਆਪਣਾ ਮੁਕਾਬਲਾ ਕੁੱਤੇ ਨਾਲ ਕਰੋਂ, ਤੁਸੀਂ 


੧3।10181151631)62£11131.੮0।੧) 


ਨੂੰ ਦੁਖੀ ਕਰਦੇ ਹੋ, ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ। 
ਪਰ ਜੇ ਕਾਮ ਪੂਰਤੀ ਹੋ ਜਾਵੇ, ਤੁਸੀਂ ਬੜੇ ਹੈਕਾਰ 


ਰਿ 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00) 


ਰੋਜ਼ ਇਕੋਂ ਕਿਰਿਆ ਕਰਨ ਦੇ ਬਾੱਦ ਵੀ ਤੁਹਾਡੀ ਇੱਛਾ 
ਪੂਰਤੀ ਨਹੀਂ ਹੁੰਦੀ । 

ਇਹ ਇਕ ਤਰੀਕਾ ਹੈ, ਇਕ ਪ੍ਰਕਿਰਿਆ ਹੈ, ਤੁਸੀਂ 
ਇੱਛਾ ਪੂਰਤੀ ਕਰਨਾ ਚਾਹੁੰਦੇ ਹੋ, ਤੁਹਾਡੀ ਇੱਛਾ ਹੈ ਉਹ 
ਇੱਛਾ ਤੁਹਾਨੂੰ ਪ੍ਰੇਰਨਾ ਦਿੰਦੀ ਹੈ, ਤੁਸੀਂ ਉਸ ਦੀ ਪੂਰਤੀ 
ਲਈ ਕੰਮ ਕਰਦੇ ਹੋ, ਇਛਾਵਾਂ ਦਾ ਇਹ ਚੱਕਰ ਤੁਹਾਨੂੰ 
ਕਮਲਾ ਕਰ ਦਿੰਦਾ ਹੈ, ਤੁਸੀਂ ਭਾਵਨਾਵਾਂ ਦੀ ਇਕ 
ਸਮੱਸਿਆ ਆਪ ਖੜ੍ਹੀ ਕਰ ਲੈਂਦੇ ਹੋ। ਤੁਸੀਂ ਇਛਾਵਾਂ ਦੀ 
ਪੁਰਤੀ ਕਰਨਾ ਚਾਹੁੰਦੇ ਹੋਂ ਪਰ ਬੜੀ ਛੇਤੀ ਹੀ ਤੁਸੀਂ 
ਮਹਿਸੂਸ ਕਰਦੇ ਹੋ, ਤੁਹਾਡੀਆਂ ਇਛਾਵਾਂ ਤਾਂ ਪੂਰਨ 
ਹੁੰਦੀਆਂ ਹੀ ਨਹੀਂ, `ਤਸੀਂ ਦੁਸਰੀ ਇੱਛਾ ਦੇ ਪਿਛੇ ਲਗ 
ਜਾਂਦੇ ਹੋ, ਇਸ ਤਰ੍ਹਾਂ ਕਰਦਿਆਂ ਕਰਦਿਆਂ ਤੁਸੀਂ ਆਪਣੇ 
ਅਚੇਤ ਮਨ ਦਾ ਇਕ ਗੁਦਾਮ ਬਣਾ ਲੈਂਦੇ ਹੋ, ਸਭ ਕੁਝ 
ਉਸ ਵਿਚ ਸੁੱਟੀ ਜਾਂਦੇ ਹੋ, ਇਸ ਤਰ੍ਹਾਂ ਨਾਲ ਤੁਸੀਂ ਅਚੇਤ 
ਹੀ ਆਪਣੀਆਂ ਇਛਾਵਾਂ ਨਾਲ ਪ੍ਰਯੋਗ ਕਰ ਰਹੇ ਹੋ ਪਰ 
ਇਸ ਤਰ੍ਹਾਂ ਦੇ ਪ੍ਰਯੋਗ ਤਾਂ ਸੈਤਾਂ ਨੇ ਬਹੁਤ ਸਮੇਂ ਪਹਿਲਾਂ 
ਤੋਂ ਕੀਤੇ ਹੋਏ ਹਨ। ਤੁਹਾਨੂੰ ਸੈਤਾਂ ਦੀ ਸਲਾਹ ਮਨ ਲੈਣੀ 
ਚਾਹੀਦੀ ਹੈ, ਵੱਡੇ ਵੱਡੇ ਮਹਾਂਪੁਰਖਾਂ ਨੇ ਇਹ ਹੀ 
ਸਿਖਾਇਆ ਹੈ। ਸੈਤਾਂ ਨੇ ਤਾਂ ਇਹ ਹੀ ਸਿਖਿਆ ਦਿਤੀ 
ਹੈ ਕਿ ਤੁਸੀਂ ਕਦੀ ਵੀ ਇਛਾਵਾਂ ਦੇ ਪਿਛੇ ਲਗ ਕੇ ਕੋਈ 
ਵੀ ਪ੍ਰਾਪਤੀ ਨਹੀਂ ਕਰ ਸਕਦੇ । ਤਰੱਕੀ ਕਰਨ ਲਈ, ਅੱਗੇ 
ਵਧਣ ਲਈ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ, 
ਲਕਸ਼ ਪ੍ਰਾਪਤੀ ਕਦੀ ਵੀ ਆਪਣੇ ਆਪ ਵਿਚ ਕਦੀ ਵੀ 
ਖੁਸ਼ੀ ਨਹੀਂ ਦੇ ਸਕਦੀ। ਵਾਸਤਵ ਵਿਚ ਗੱਲ ਤਾਂ ਇਹ 
ਹੈ ਅਸੀਂ ਇੱਛਾ ਰਹਿਤ ਸਥਿਤੀ ਕਿਵੇਂ ਪ੍ਰਾਪਤ ਕਰੀਏ । 

ਇਹ ਕੋਈ ਸੌਖਾ ਕੰਮ ਨਹੀਂ ਹੈ, ਪਰ ਇਹ ਅਸੈਭਵ ਵੀ 
ਨਹੀਂ ਕਿ ਇੱਛਾ ਰਹਿਤ ਸਥਿਤੀ ਪ੍ਰਾਪਤ ਕੀਤੀ ਜਾਵੇ । ਇਹ 
ਵੀ ਸੈਭਵ ਹੈ ਕਿ ਤੁਹਾਡੀਆਂ ਇਛਾਵਾਂ ਵੀ ਹੋਣ ਤੇ ਤੁਸੀਂ 
ਖੁਸ਼ ਵੀ ਰਹਿ ਸਕੋ, ਉਸ ਲਈ ਤੁਹਾਨੂੰ ਆਪਣੀਆਂ ਇਛਾਵਾਂ 
ਨੂੰ ਸਮਝ ਕੇ ਉਨ੍ਹਾਂ ਨਾਲ ਸਮਝੌਤਾ ਕਰਨਾ ਪਵੇਗਾ ਜਦੋਂ ਕਿ 
ਹਾਲ ਦੀ ਘੜੀ ਤੁਸੀਂ ਆਪਣੇ ਕਰਮ ਕਰਕੇ ਕਿਰਿਆ ਕਰਕੇ 
ਇਛਾਵਾਂ ਦੀ ਪੂਰਤੀ ਕਰਦੇ ਹੋ। ਵਾਸਤਵ ਵਿਚ ਤੁਹਾਡੀ 
ਕਿਰਿਆ ਤੁਹਾਨੂੰ ਖੁਸ਼ੀ ਤੋਂ ਵੈਚਿਤ ਨਹੀਂ ਕਰਦੀ। ਕਰਮ 
ਕਰਨੇ , ਕੌਮ ਕਰਨਾ ਤਾਂ ਤੁਹਾਡਾ ਸੁਭਾਅ ਹੈ, ਕਾਰਜ ਕੀਤੇ 
ਬਿਨਾਂ ਤਾਂ ਤੁਸੀਂ ਕਰ ਨਹੀਂ ਨਹੀਂ ਸਕਦੇ । ਤੁਸੀਂ ਤਾਂ ਜਾਲ 
ਵਿਚ ਫਸੇ ਪਏ ਹੋ, ਮਨੁੱਖ ਕਰਮ ਕੀਤੇ ਬਿਨਾਂ ਕਾਰਜ ਕੀਤੇ 
ਬਿਨਾਂ ਰਹਿ ਹੀ ਨਹੀਂ ਸਕਦੇ । ਪਰ ਜਦੋਂ ਤੁਸੀਂ ਕਰਮ ਕਰਦੇ ਹੋ, 
ਕਾਰਜ ਕਰਦੇ ਹੋ ਤਾਂ ਉਨ੍ਹਾਂ ਦਾ ਫਲ ਵੀ ਮਿਲਦਾ ਹੈ, ਕਰਮ 
ਕਰਨੇ, ਫਲ ਦੀ ਪ੍ਰਾਪਤੀ ਕਰਨੀ ਇਹ ਇਕ ਚੱਕਰ ਬਣ ਜੋਦਾ 
ਹੈ, ਕਰਮ ਕਰੋ, ਫਲ ਦੀ ਪ੍ਰਾਪਤੀ ਕਰੋ, ਉਨ੍ਹਾਂ ਤੋਂ ਪ੍ਰੇਰਨਾ ਲੈ ਕੇ 
ਹੋਰ ਕਰਮ ਕਰੋ, ਇਕ ਚੱਕਰ ਬਣ ਜਾਂਦਾ ਹੈ। 


੧3।10181151631)60£11131.੮0।੧) 


ਮਿਸਾਲ ਵਜੋਂ ਇਕ ਦੇਪਤੀ ਘਰ ਬਣਾਉਂਦਾ ਹੈ, ਕਈ 


ਦਾ ਉਨ੍ਹਾਂ ਨੇ ਬਜਟ ਹੀ ਨਹੀਂ ਸੀ ਰੱਖਿਆ। ਹੁਣ ਉਹ 
ਇਹ ਚੀਜ਼ਾਂ ਲੈਣੀਆਂ ਚਾਹੁੰਦੇ ਹਨ। ਇਹ ਉਨ੍ਹਾਂ ਦੀਆਂ 


ਸਿੱਖਣ ਦੀ ਗੱਲ ਇਹ ਹੈ ਕਿ ਤੁਸੀਂ ਇਛਾਵਾਂ ਦੇ ਗੁਲਾਮ 
ਨਾ ਬਣੋ, ਇਛਾਵਾਂ ਹਨ ਇਨ੍ਹਾਂ ਤੋਂ ਉਪਰ ਉਠੋਂ, ਇਨ੍ਹਾਂ ਨੂੰ 
ਸੋਧੋ ਇਨ੍ਹਾਂ ਨੂੰ ਆਪਣੇ ਕਾਬੂ ਵਿਚ ਰੱਖੋ, ਕਾਬੂ ਰਖਣਾ 
ਤੁਹਾਡੇ ਆਪਣੇ ਵਸ ਹੈ ਇਸ ਮਾਰਗ ਨੂੰ ਕਰਮ ਦਾ ਮਾਰਗ 
ਕਿਹਾ ਗਿਆ ਹੈ। ਤੁਸੀਂ ਕਰਮ ਮਾਰਗ ਤੇ ਚਲ ਸਕਦੇ ਹੋ, 
ਜੇ ਤੁਸੀਂ ਆਪਣਾ ਮਨ ਠੀਕ ਰੱਖੋ, ਕਰਮ ਕੀਤੇ ਬਿਨਾਂ ਇਸ 
ਸੈਸਾਰ ਵਿਚ ਕੋਈ ਰਹਿ ਹੀ ਨਹੀਂ ਸਕਦਾ। 

ਤੁਹਾਡਾ ਪੁਰਖਾਂ ਨੇ ਪੁਰਵਜਾਂ ਨੇ ਸੈਤਾਂ ਸਾਧੁਆਂ ਨੇ 
ਇਕ ਗੱਲ ਕਹੀ ਹੈ ਕਿ ਆਪਣੇ ਕਰਮ ਨੂੰ ਹੀ ਡਿਉਟੀ 
ਬਣਾ ਲਓ। ਕਰਮ ਡਿਊਟੀ ਉਦੋਂ ਬਣਦਾ ਹੈ ਜਦੋਂ' ਤੁਸੀਂ 
ਕਰਮ ਦੂਸਰਿਆਂ ਲਈ ਕਰਦੇ ਹੋ, ਆਪਣੀ ਪਤਨੀ ਲਈ 
ਕਰਦੇ ਹੋ, ਬੱਚਿਆਂ ਲਈ ਕਰਦੇ ਹੋ, ਗੁਆਂਢੀਆਂ ਲਈ 
ਕਰਦੇ ਹੋ, ਮਾਨਵਤਾ ਲਈ ਕਰਦੇ ਹੋ। ਕੌਮ ਕਰਨਾ, ਕਰਮ 
ਨੂੰ ਕਰਨ ਦੀ ਜ਼ਿੰਮੇਵਾਰੀ ਲੈ ਲੈਂਦੇ ਹੋ। 

ਜਦੋਂ ਤੁਸੀਂ ਕਹਿੰਦੇ ਹੋ ਇਹ ਮੇਰੀ ਪਤਨੀ ਹੈ, ਮੈਨੂੰ 
ਇਸ ਲਈ ਕੁਝ ਕਰਨਾ ਚਾਹੀਦਾ ਹੈ, ਜਦੋਂ ਤੁਸੀਂ ਇਹ ਸੋਚ 
ਰੱਖ ਕੇ ਕੋਈ ਕਰਮ ਕਰਦੇ ਹੋ, ਉਹ ਤੁਹਾਡੀ ਡੀਉਟੀ ਬਣ 
ਜਾਂਦੀ ਹੈ। ਪਰ ਬਹੁਤ ਵਾਰੀ ਹਉਮੈ ਤੁਹਾਨੂੰ ਇਹ ਸੋਚ ਪਾ 
ਦਿੰਦੀ ਹੈ ਕਿ ਤੁਸੀਂ ਤਾਂ ਗੁਲਾਮ ਹੋ ਗਏ। ਮੈਂ ਕਈ 
ਸੁਆਣੀਆਂ ਨਾਲ ਗੱਲਬਾਤ ਕੀਤੀ ਹੈ ਜਿਹੜੀਆਂ ਆਪਣੇ 
ਆਪ ਨੂੰ ਬੋਝ ਥੱਲੇ ਦਬਿਆ ਮਹਿਸੂਸ ਕਰਦੀਆਂ ਹਨ, 
ਆਪਣੀਆਂ ਡੀਊਟੀਆਂ ਉਨ੍ਹਾਂ ਲਈ ਭਾਰ ਬਣ ਗਈਆਂ 
ਹਨ। ਜਦੋਂ' ਮੈਂ ਉਨ੍ਹਾਂ ਨੂੰ ਕਿਹਾ, ਬੈਠੋ ਚਾਹ ਪੀਓ, ਥੋੜ੍ਹਾ 
ਆਰਾਮ ਕਰ ਲਵੋਂ, ਉਨ੍ਹਾਂ ਨੇ ਅੱਗੋਂ ਨਾਂਹ ਕੀਤੀ ਤੇ ਕਿਹਾ, 


%। 53੧0੫ 18£[। 5।੧੬। .। ੬00) 


59 


ਮੈਂ ਤਾਂ ਘਰ ਜਾਣਾ, ਮੈਂ ਸ਼ਾਦੀ ਸ਼ੁਦਾ ਹਾਂ, ਬੱਚਿਆਂ ਨੇ 
ਸਕੂਲੋਂ ਆਉਣਾ ਹੈ, ਮੈਨੂੰ ਉਨ੍ਹਾਂ ਦੇ ਆਉਣ ਤੋਂ ਪਹਿਲਾਂ 
ਘਰ ਹੋਣਾ ਚਾਹੀਦਾ ਹੈ। 


ਉਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਰਾ ਦਿਨ 
ਉਹ ਡੀਉਟੀ ਦੇ ਬੋਝ ਥੱਲੇ ਹਨ। ਜਦੋਂ ਤੁਸੀਂ ਇਹ ਮਹਿਸੁਸ 
ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਗੁਲਾਮ ਮਹਿਸੁਸ 
ਕਰਦੇ ਹੋ। ਤੁਸੀਂ ਕਰਮ ਕੀਤੇ ਬਿਨਾਂ ਰਹਿ ਵੀ ਨਹੀਂ ਸਕਦੇ 
ਫੇਰ ਤੁਸੀਂ ਗੁਲਾਮ ਵੀ ਮਹਿਸੂਸ ਕਰਦੇ ਹੋ। ਇਸ ਵਿਚ 
ਕਈ ਗੱਲਾਂ ਯਾਦ ਰੱਖਣਯੋਗ ਹਨ । ਪਹਿਲੀ ਤੁਸੀਂ ਕਰਮ 
ਕੀਤੇ ਬਿਨਾਂ ਨਹੀਂ ਰਹਿ ਸਕਦੇ, ਦੂਸਰਾ ਕਰਮ ਦਾ ਫਲ 
ਮਿਲਣਾ ਹੀ ਮਿਲਣਾ ਹੈ ਤੇ ਤੀਸਰਾ ਤੁਸੀਂ ਡੀਊਟੀ ਵੀ 
ਕਰਨੀ ਹੀ ਕਰਨੀ ਹੈ, ਡੀਉਟੀ ਕੀਤੇ ਬਿਨਾਂ ਕੋਈ ਜੀਵਨ 
ਹੀ ਨਹੀਂ। ਚੌਥਾ ਜੇ ਡੀਊਟੀ ਪ੍ਰਤੀ ਤੁਹਾਡੀ ਰੁਚੀ ਗਲਤ 
੨ ਰਵੱਈਆ ਗਲਤ ਹੈ ਉਹ ਹੀ ਤੁਹਾਨੂੰ ਗੁਲਾਮ ਬਣਾ 
ਦੇਂਦੀ ਹੈ, ਫੇਰ ਤੁਸੀਂ ਸੁਤੰਤਰ ਕਿਵੇਂ ਹੋ ਸਕਦੇ ਹੋ ? 


ਇਕ ਕਲਾ ਇਹੋ ਜਿਹੀ ਹੈ ਜਿਹੜੀ ਸਿੱਖ ਕੇ ਤੁਸੀਂ 
ਸੁਤੋਤਰ ਹੋ ਸਕਦੇ ਹੋ, ਤੁਸੀਂ ਜੋ ਕਰੋ ਜੋ ਬਣਾਓ ਉਹ ਪ੍ਰੇਮ 
ਦੀ ਇੱਛਾ ਰੱਖ ਕੇ ਬਣਾਓ, ਕਰੋ । ਤੁਸੀਂ ਜੋ ਵੀ ਕਰਦੇ ਹੋ 
ਕਿਸੇ ਉਦੇਸ਼ ਨੂੰ ਸਾਮਣੇ ਰੱਖ ਕੇ ਕਰਦੇ ਹੋ। ਤੁਸੀਂ ਕਹਿੰਦੇ 
ਹੋ, ਕਿੰਨਾ ਚੰਗਾ ਹੁੰਦਾ ਮੇਰਾ ਪਤੀ ਮੈਨੂੰ ਪਿਆਰ ਕਰਦਾ। 
ਉਹ ਆਪਣਾ ਪਿਆਰ ਕਦੀ ਦਰਸਾਉਂਦਾ ਹੀ ਨਹੀਂ। ਬਹੁਤ 
ਵਾਰੀ ਵਾਰੀ ਲੋਕਾਂ ਦੇ ਤਲਾਕ ਹੋ ਜਾਂਦੇ ਹਨ ਕਿਉਂਕਿ 
ਉਹ ਇਕ ਦੂਸਰੇ ਪ੍ਰਤੀ ਪਿਆਰ ਹੀ ਨਹੀਂ ਦਰਸਾ ਸਕਦੇ । 
ਕਈ ਵਾਰੀ ਦੋਨੋਂ ਹੀ ਬਹੁਤ ਸਿਆਣੇ ਸਮਝਦਾਰ ਇਕ 
ਦੂਸਰੇ ਨੂੰ ਸਮਝਣ ਵਾਲੇ ਹੁੰਦੇ ਹਨ। ਇਸ ਤਰ੍ਹਾਂ ਕਿਉ ਹੈ 
ਇਕ ਦੌਪਤੀ ਚੰਗੀ ਤਰ੍ਹਾਂ ਪਿਆਰ ਨਾਲ ਰਹਿੰਦੇ ਹਨ, 
ਦੂਸਰਾ ਨਹੀਂ ਭਾਵੇਂ ਆਪਣੇ ਆਪ ਵਿਚ ਸਾਰੇ ਹੀ ਬਹੁਤ 
ਚੰਗੇ ਹਨ । 

ਤੁਹਾਡੇ ਵਿਚੋਂ ਕੋਈ ਵੀ ਠੀਕ ਤਰ੍ਹਾਂ ਨਾਲ ਪਿਆਰ 
ਜਤਾਣਾ ਜਾਂ ਦਿਖਾਣਾ ਨਹੀਂ ਜਾਣਦਾ, ਤੁਸੀਂ ਸਾਰੀ ਉਮਰ 
ਪਿਆਰ ਦਾ ਦਿਖਾਵਾ ਕਰਦੇ ਹੋ, ਸੈਸਾਰ ਦਾ ਹਰ ਪਰਾਣੀ 
ਪਰਮ ਲੋਚਦਾ ਹੈ, ਪ੍ਰੰਮ ਤੋਂ ਭਾਵ ਹੈ ਧਿਆਨ ਦੇਣਾ। 
ਮੈਡੀਟੇਸ਼ਨ ਵੀ ਧਿਆਨ ਹੈ, ਧਿਆਨ ਲਗਾਏ ਬਿਨਾਂ ਤੁਸੀਂ 
ਮੈਡੀਟੇਸ਼ਨ ਨਹੀਂ ਕਰ ਸਕਦੇ, ਮੈਡੀਟੇਸ਼ਨ ਸ਼ਬਦ ਦਾ ਸ੍ਰੋਤ 
ਉਹ ਹੀ ਹੈ ਜਿਹੜਾ ਮੈਡੀਕਲ ਦਾ ਹੈ, ਭਾਵ ਇਕ 
ਡਾਕਟਰ ਨੂੰ ਆਪਣੇ ਮਰੀਜ਼ ਨੂੰ ਇਸ ਤਰ੍ਹਾਂ ਹੀ ਦੇਖਣਾ 


੧3।101181151631)62£11131.੮0।੧) 


ਸਿਹਤ ਵਿਗਿਆਨ 


ਹਲਦੀ 

ਹਲਦੀ ਤੋਂ ਸਭ ਲੋਕ ਚੰਗੀ ਤਰ੍ਹਾਂ ਵਾਕਿਫ ਹਨ, 
ਇਸ ਦਾ ਅੰਗਰੇਜ਼ੀ ਨਾਮ 101੬੦ ਹੈ। ਇਹ ਇਕ 
ਬਹੁਤ ਹੀ ਉਪਯੋਗੀ ਪੌਦਾ ਹੈ। ਅਸੀਂ ਇਸ ਨੂੰ ਘਰਾਂ ਵਿਚ 
ਦਾਲਾਂ, ਸਬਜ਼ੀਆਂ, ਚਟਣੀਆਂ ਤੇ ਅਚਾਰਾਂ ਵਿਚ ਵਰਤਦੇ 
ਹਾਂ। ਇਸ ਤੋ ਬਿਨਾਂ ਖਾਣ ਵਾਲੇ ਪਦਾਰਥ ਨਾ ਤਾਂ ਦੇਖਣ 
ਨੂੰ ਸੋਹਣੇ ਲਗਦੇ ਹਨ ਤੇ ਨਾ ਹੀ ਖਾਣ ਨੰ। ਮੁਕਦੀ ਗੱਲ 


ਕਿ ਹਲਦੀ ਖਾਣ ਵਾਲੇ ਪਦਾਰਥਾਂ ਵਿਚ ਵਰਤੇ ਜਾਂਦੇ 
ਮਸਾਲਿਆਂ ਦਾ_ਇਕ ਮੁੱਖ ਅੰਗ ਹੈ। ਹਲਦੀ ਦੀ_ ਖੇਤੀ 


ਗਠੀਆਂ ਪੀਸ ਕੇ ਪਾਊਡਰ ਦੀ ਸ਼ਕਲ ਵਿਚ ਵਰਤਿਆ 
ਜਾਂਦਾ ਹੈ ਜਿਹੜਾ ਗਾੜ੍ਹੇ ਪੀਲੇ ਰੈਗ ਦਾ ਹੁੰਦਾ ਹੈ ਤੇ ਇਸ 
ਨੂੰ ਹੀ ਆਮ ਲੋਕ ਹਲਦੀ ਕਰਕੇ ਜਾਣਦੇ ਹਨ। ਇਸ ਦਾ 
ਪਾਊਡਰ ਬੰਦ ਡੱਬਿਆਂ, ਬੋਤਲਾਂ ਵਿਚ ਸੀਲ ਕਰਕੇ ਰੱਖਣ 
ਨਾਲ ਇਕ ਸਾਲ ਤੱਕ ਰਹਿ ਜਾਂਦਾ ਹੈ। ਹਲਦੀ ਮਸਾਲੇ 
ਦਾ ਹੀ ਭਾਗ ਨਹੀਂ ਸਗੋਂ ਇਹ ਦਵਾਈ ਦੇ ਤੌਰ ਤੇ ਭੀ 
ਇਕ ਵਧੀਆ ਪਦਾਰਥ ਹੈ। ਬਹੁਤ ਸਾਰੇ ਰੋਗਾਂ ਵਿਚ ਇਹ 
ਆਮ ਹੀ ਵਰਤੀ ਜਾਂਦੀ ਹੈ। 

ਲਗ ਜਾਂਦੀ ਸੀ ਤਾਂ ਫਟਾ ਫਟ ਗਰਮ ਦੁੱਧ ਵਿਚ ਹਲਦੀ 
ਪਾ ਕੇ ਪਿਲਾਉਂਦੇ ਹੁੰਦੇ ਸੀ ਕਿਉਂਕਿ ਇਹ ਅੰਦਰ ਦੇ 
ਜ਼ਖਮਾਂ ਲਈ ਬਹੁਤ ਹੀ ਉਤਮ ਦਵਾ ਹੈ। ਕੁਝ ਕੁ ਘਰੇਲੂ 
ਪ੍ਰਯੋਗ ਹੇਠ ਦਿਤੇ ਗਏ ਹਨ, ਜਿਨ੍ਹਾਂ ਨੂੰ ਅਸੀਂ ਆਸਾਨੀ 
ਨਾਲ ਘਰਾਂ ਵਿਚ ਮੌਜੂਦ ਹਲਦੀ ਤੋ ਫਾਇਦਾ ਲੈ ਸਕਦੇ 
ਹਾਂ। 


“ਆਤਮ ਮਾਰਗ”, ਨਵੰਬਰ, 2003 


%। 53੧0੫ 18£[। 5।੧੬। .। ੬00) 


ਕੈਪਟਨ ਸ਼ਮਸ਼ੇਰ ਸਿੰਘ 


ਬੁਖਾਰ - ਹਰ ਤਰ੍ਹਾਂ ਦੇ ਬੁਖਾਰ ਵਿਚ ਹਲਦੀ ਦਾ 
ਪਾਊਡਰ ਅਤੇ ਅਦਰਕ ਜਾਂ ਸੁੰਢ ਦਾ ਪਾਊਡਰ ਤੇ ਕਾਲੀ 
ਮਿਰਚ ਦਾ ਪਾਊਡਰ ਸਾਰੇ ਹੀ ਇਕ-ਇਕ ਚਮਚ ਅੱਧਾ 
ਕਿਲੋ ਪਾਣੀ ਵਿਚ ਚੰਗੀ ਤਰ੍ਹਾਂ ਉਬਾਲ ਕੇ ਕਾੜ੍ਹਾ ਬਣਾਓ। 
ਇਹ ਕਾੜ੍ਹਾ ਦਿਨ ਵਿਚ ਦੋ ਤਿੰਨ ਵਾਰ ਲੈਣ ਨਾਲ 
ਬੁਖਾਰ ਉਤਰ ਜਾਂਦਾ ਹੈ। 

ਸਫੈਦ ਦਾਗ - ਸਪਿਰਟ ਅੱਧਾ ਲਿਟਰ ਵਿਚ 
ਹਲਦੀ 200 ਗ੍ਰਾਮ ਮਿਲਾ ਕੇ ਕੱਚ ਦੇ ਬਰਤਨ ਵਿਚ ਪਾ 
ਕੇ ਚਾਰ ਦਿਨ ਧੁੱਪ ਵਿਚ ਰੱਖੋ ਤੇ ਬਾਅਦ ਵਿਚ ਦਾਗਾਂ 
ਤੇ ਇਸ ਨੂੰ ਦਿਨ ਵਿਚ ਦੋ ਵਾਰ ਮਲੋਂ। ਦਾਗ ਠੀਕ ਹੋ 
ਜਾਂਦੇ ਹਨ। 

ਹਾ ਹਲਦੀ, ਗੇਰੂ, ਠੰਡੀ ਚੀਨੀ ਤੇ ਬਾਵਚੀ` ਇਨ੍ਹਾਂ 


ਦੋ ਬੜੇ ਚਮਚ 150 ਮਿਲੀਲਿਟਰ ਪਾਣੀ ਵਿਚ ਭਿਓਂ 
ਰੱਖੋ, ਕੱਚ ਦੇ ਬਰਤਨ ਵਿਚ । ਸਵੇਰੇ ਕੱਪੜ ਛਾਣ ਕਰੋ 
ਇਸ ਜਲ ਵਿਚ ਦੋ ਚਮਚ ਸ਼ਹਿਦ ਦੇ ਪਾ ਕੇ ਪੀਓ, 
ਛਾਣ ਵਿਚ ਨਿਕਲਿਆ ਹੋਇਆ ਪਦਾਰਥ ਇਸ ਦਾ ਦਾਗਾਂ 


ਲਗਦੀਆਂ ਹਨ। ਇਨ੍ਹਾਂ ਨੂੰ ਮਿਟਾਉਣ ਲਈ ਹਲਦੀ 20 
ਗ੍ਰਾਮ ਵਿਚ ਪਿੱਪਲ ਤੇ ਬਰਗਦ ਦੇ ਰੁੱਖ ਦਾ ਦੁਖ ਮਿਲਾ 
ਕੇ ਉਬਟਣ ਤਿਆਰ ਕਰੋ। ਇਸ ਦਾ ਲੇਪ ਰੋਜ਼ ਸਵੇਰੇ 


ਮਿਹਦੇ ਮਸਾਨੇ, ਪੇਸ਼ਾਬ, ਗੁਰਦਿਆਂ ਦੀ ਗਰਮੀ ਦੀ 
ਹਾਲਤ ਵਿਚ ਹਲਦੀ ਤੇ ਮਿਸ਼ਰੀ ਮਿਲਾ ਕੇ ਚੌਲਾਂ ਦੀ ਪਿੱਛ 
ਵਿਚ ਪਾ ਕੇ ਰੋਜ਼ ਦੋ ਵਾਰ ਲੈਣ ਨਾਲ ਕੁਝ ਦਿਨਾਂ ਵਿਚ 
ਹੀ ਸਾਰੀ ਗਰਮੀ ਖਤਮ ਹੋ ਜਾਂਦੀ ਹੈ ਤੇ ਗਲੇ ਦੇ ਟੌਂਸਲ 


੧3।10181151631)60£11131.੮0।੧) 


(10153) ਦੀ ਸੋਜਿਸ਼ ਭੀ ਠੀਕ ਹੋ ਜਾਂਦੀ ਹੈ। ਗਲੇ ਦੀ 
ਸੋਜਿਸ਼ ਵਿਚ ਹਲਦੀ ਬਹੁਤ ਚੈਗਾ ਅਸਰ ਕਰਦੀ ਹੈ। 


ਜੇਕਰ ਜ਼ਖਮਾਂ ਵਿਚ ਕੀੜੇ ਪੈ ਗਏ ਹਨ ਤਾਂ ਹਲਦੀ 
ਪਾਊਡਰ ਜ਼ਖਮਾਂ ਤੇ ਭਰਨ ਨਾਲ ਕੀੜੇ ਮਰ ਜਾਂਦੇ ਹਨ। 
ਖੂਨੀ ਦਸਤ ਤੇ ਮਰੋੜਾ ਵਿਚ ਦਹੀਂ ਦੀ_ਲੱਸੀ ਲੈ 
ਕੇ ਹਲਦੀ ਤੇ ਲਾਹੌਰੀ ਨਮਕ ਪਾ ਕੇ ਪੀਓ। ਇਸ ਨਾਲ 


ਹੱਥਾਂ ਤੇ ਪੈਰਾਂ ਖਾਸ ਕਰਕੇ ਪੈਰਾਂ ਦੀਆਂ ਉੱਗਲੀਆਂ 
ਵਿਚਾਲੇ ਜ਼ਖਮ ਹੋ ਜਾਂਦੇ ਹਨ ਤੇ ਮਾਸ ਗਲਣਾ ਸ਼ੁਰ ਹੋ 
ਜਾਂਦਾ ਹੈ। ਇਨ੍ਹਾਂ ਉਂਗਲੀਆਂ ਵਿਚਾਲੇ ਹਲਦੀ ਦਾ ਪਾਊਡਰ 
ਲਾਉਂਦੇ ਰਹਿਣ ਨਾਲ ਜ਼ਖਮ ਠੀਕ ਹੋ_ਜਾਂਦੇ ਹਨ। 

ਜਿਹੜੇ ਸ਼ਕਰ ਦੇ ਮਰੀਜ਼ ਇਨਸੂਲਿਨ ਤੇ ਨਹੀਂ ਹਨ 
ਉਹ ਆਂਵਲੋੇ ਤੇ ਹਲਦੀ ਦਾ ਪਾਊਡਰ ਬਰਾਬਰ ਬਰਾਬਰ 
ਮਿਲਾ ਕੇ ਲੈਣ, ਇਸ ਨਾਲ ਸ਼ਕਰ ਰੋਗ ਤੋ ਫਾਇਦਾ ਹੁੰਦਾ 
ਹੈ। 
ਅੱਜ ਦੀ ਖੋਜ 

੮3110।1।੩ 1181100 61 ੧0010, 
1908।੧੦੩੦ (ਐਨ. ਆਈ. ਐਨ. ਹੈਦਰਾਬਾਦ) ਖਾਣ 
ਵਾਲੇ ਪਦਾਰਥਾਂ ਤੇ ਬਹੁਤ ਹੀ ਸ਼ਲਾਘਾਯੋਗ ਖੋਜ ਕੀਤੀ 
ਹੈ। ਉਨ੍ਹਾਂ ਦੇ ਤਜਰਬੇ ਤੋ ਨਿਸ਼ਕਰਸ਼ ਨਿਕਲਿਆ ਹੈ ਕਿ 
ਹਲਦੀ ਵਿਚ ਕੈਂਸਰ ਰੋਕਣ ਤੇ ਤੱਤ ਮੌਜੂਦ ਹਨ ਤੇ ਸ਼ਕਰ 
ਰੋਗੀਆਂ ਲਈ ਇਹ ਚੈਗੀ ਦਵਾ ਹੈ। ਇਸ ਵਿਚ ਸੋਜਿਸ਼ 
ਤੇ ਸੈਪਟਿਕ ਰੋਕਣ ਦੀ ਵੀ ਅਪਾਰ ਸ਼ਕਤੀ ਹੈ। 


ਅਰ - ਵਣ 
ਅਨ -- 


%। 53੧0੫ 18£[। 5।੧੬। .। ੬00) 


61 


(ਪੰਨਾ 60 ਦੀ ਬਾਕੀ) 


ਤੋੜ ਕੇ ਕੋਈ 
ਇਹ ਸਭ ਕੁਝ ਆਮ ਭਾਸ਼ਾ 


੨3੭ 


ਨਾਲ ਨਹੀਂ ਕਰਦੇ ਉਦੋਂ ਤਕ ਤੁਸੀਂ ਉਨ੍ਹਾਂ ਦੇ ਗੁਲਾਮ 
ਬਣੇ ਰਹੋਗੇ । ਸਿੱਖਣ ਵਾਲੀ ਗੱਲ ਤਾਂ ਇਹ ਹੈ ਕਿ ਤੁ 
ਆਪਣੀ ਡੀਊਟੀ ਨੂੰ ਪਿਆਰ ਨਾਲ ਸਿੰਜੋ, ਇਕ ਪ੍ਰੇਮ 
ਇਕ ਇਹੋ ਜਿਹਾ ਭਾਵ ਹੈ ਜਿਹੜਾ ਤੁਹਾਨੂੰ ਆਪਣੀਆਂ 
ਡੀਊਟੀਆਂ ਦਾ ਗੁਲਾਮ ਹੋਣ ਤੋ ਬਚਾ ਸਕਦਾ ਹੈ। 


ਤਾ ॥ ਵਲ 
ਅਲੈ -- 


“ਆਤਮ ਮਾਰਗ”, ਨਵੰਬਰ, 2003 


੧3।101181151631)62£11131.੮0।੧) 


ਅਤੇ 1, 2 ਨਵੰਬਰ 2003 ਦਿਨ ਵੀਰਵਾਰ, 


ਰਣਜੀਤ ਕੌਰ ਜੀ) ਦੀ ਸਰਪ੍ਰਸਤੀ ਹੇਠ ਹੋ 
ਪਰਮੀ ਮਹਾਂਪੁਰਸ਼ਾਂ ਦੇ ਪਿਆਰ ਵਿਚ ਹਾਜ਼ਰੀਆਂ 
ਭਰਨਗੇ। ਪੰਜਾਬ ਅਤੇ ਹੋਰ ਪਰਦੇਸਾਂ ਤੋੱ 
ਅਧਿਆਤਮਵਾਦੀ ਸੈਤ ਮਹਾਂਪੁਰਸ਼, ਸਾਧੂ ਜਨ, 
ਕੀਰਤਨੀ ਅਤੇ ਢਾਡੀ ਜੱਥੇ ਅਤੇ ਵਿਦਵਾਨ 
ਪੁਰਸ਼ ਗੁਰਬਾਣੀ ਕੀਰਤਨ ਅਤੇ ਪੁਵਚਨਾਂ 
ਰਾਹੀਂ ਸੈਗਤਾਂ ਨੂੰ ਨਿਹਾਲ ਕਰਨਗੇ । ਪ੍ਰੰਮੀ ਜਨ 
ਲੈਣ ਜੀ। 


(ਪਹਿਲੀ) ਆਤਮ ਮਾਰਗ ਲਈ ਭੇਜੀ 
ਮਾਇਆ ਦਾ ਡਰਾਫਟ ਆਤਮ ਮਾਰਗ ਦੇ ਨਾਮ ਹੋਵੇ 
ਅਤੇ ਕੇਵਲ ਆਤਮ ਮਾਰਗ ਲਈ ਹੋਵੇ, ਇਸ ਵਿਚ 
ਹੋਰ ਕੋਈ ਸੇਵਾ ਸ਼ਾਮਲ ਨਾ ਕੀਤੀ ਜਾਵੇ। 

(ਦੂਜੀ) ਗੁਰਦਵਾਰਾ ਸਾਹਿਬ ਲਈ ਭੇਜੀ ਸੇਵਾ 
ਦਾ ਡਰਾਫਟ ਅੱਡ ਹੋਵੇ ਅਤੇ ਵਿਸ਼ਵ ਗੁਰਮਤਿ 
ਰੁਹਾਨੀ ਮਿਸ਼ਨ ਦੇ ਨਾਮ ਹੋਵੇ। ਇਸ ਵਿਚ ਆਤਮ 


ਮਾਰਗ ਲਈ ਭੇਜੀ ਰਕਮ ਸ਼ਾਮਲ ਨਾ ਕੀਤੀ ਜਾਵੇ। 

(ਤੀਜੀ) ਮਾਇਆ ਚੈਕ ਰਾਹੀਂ ਨਹੀਂ, ਸਗੋ' 
ਡਰਾਫਟ ਰਾਹੀਂ ਭੇਜੀ ਜਾਵੇ ਅਤੇ ਡਰਾਫਟ ਦੀ 
ਅਦਾਇਗੀ ਚੰਡੀਗੜ੍ਹ ਦੇ ਕਿਸੇ ਵੀ ਬੈਂਕ ਰਾਹੀਂ ਹੋਵੇ, 
ਬਾਹਰਲੇ ਸ਼ਹਿਰਾਂ ਦੇ ਡਰਾਫਟ/ਚੈਕ ਨਾ ਭੇਜੇ ਜਾਣ। 


,41111031/1-1੮€ 010€151110 ੮੦11 - &੧3੧ 0310 


| 

ਸਾਲਾਨਾ/ਲਾਈਫ ਮੈਂਬਰਸ਼ਿਪ ਫਾਰਮ - ਆਤਮ ਮਾਰਗ 

(ਇਹ ਫਾਰਮ ਭਰ ਕੇ “ਦਫਤਰ “ਆਤਮ ਮਾਰਗ” ਰਤਵਾੜਾ ਸਾਹਿਬ, ਡਾਕਖਾਨਾ : ਮੁਲਾਂਪੁਰ ਗਰੈਬਦਾਸ, ਜ਼ਿਲਾ ਰੋਪੜ 140901 ਨੰ ਭੇਜੇ ਜੀ 
- ਜੇ ਆਪ ਪਹਿਲਾਂ ਤੋਂ ਆਤਮ ਮਾਰਗ? ਦੇ ਮੈਂਬਰ ਹੋ ਤਾਂ ਪਹਿਲਾ ਮੈਂਬਰਸ਼ਿਪ ਨੰਬਰ ਲਿਖੋ ਜੀ....................... | 


] 
2 
3. ਪਿਤਾ ਦਾ ਨਾਮ/”੨1੪੬। ੧ਿ੧॥੧੬.......................................:...-: 
4 


੮ |।, 1 $1% £ | - ਤਵ ਅਨਿਲ 1੬1੬01011੬............... 
੮ ਰੁਪਏ ਮਨੀਆਰਡਰ/ਬੈਂਕ ਡਰਾਫਟ/ਚੈਕ ਨੰ .......................... |!" ੮੭. ਰਾਹੀਂ 
ਭੇਜ ਰਿਹਾ ਹਾਂ। ਮੈਂ ਸਾਲਾਨਾ/ਲਾਈਫ ਮੈਂਬਰ ਬਣ ਕੇ_ਸਤਿਗੁਰੂ ਜੀ ਦੀ ਨਦਰ ਅਤੇ ਮਹਾਂਪੁਰਸ਼ਾਂ ਦੀਆਂ ਅਸੀਸਾਂ ਦਾ 
ਪਾਤਰ ਬਣਿਆ ਹਾਂ ਜਿਸ ਦੀ ਮੈਨੂੰ ਬਹੁਤ ਪ੍ਰਸੈਨਤਾ ਹੈ। | 


$।। 53੮2੫੫ 18੬੧ 51੧ .। ੬018੧ 


੧3।10181151631)60£11131.੮0।੧) 


ਰਤਵਾੜਾ ਸਾਹਿਬ ਵਿਖੇ ਮਹਾਂਪੁਰਸ਼ਾਂ ਦੇ 
ਦੀਵਾਨਾਂ ਦਾ ਪ੍ਰੋਗਰਾਮ 
ਐਤਵਾਰ - 30, 2, 9, 16, 23 ਨਵੈਬਰ । 


16 ਨਵੰਬਰ, ਦਿਨ ਐਤਵਾਰ । 
ਪੁਰਨਮਾਸ਼ੀ - 8 ਨਵੈਬਰ, ਦਿਨ ਸ਼ਨੀਵਾਰ । 


(ਸਮਾਂ ਦੁਪਹਿਰ 12 ਵਜੇ ਤੋਂ ਸ਼ਾਮ 4.00 ਵਜੇ ਤੱਕ) 


1100 ਵਜੇ ਹੁੰਦਾ ਹੈ। 


”ਿ੦।' 1101੬ ॥10111800।) 
[20035 150! 05 0।। ॥1੧੬11੦੧ 3੧ - 
01010 ਸ0001101 0 ਸ੨10210010012106 ਸ01061 
& 


1੧2://੪/0/0/.318111140-20।1 


ਇਨਕਮ ਟੈਕਸ (11੦01੧੬ 13%) 
ਦੇ ਰਹੇ ਪ੍ਰੇਮੀਆਂ ਲਈ ਖੁਸ਼ਖਬਰੀ 


ਵਾਲੇ ਪ੍ਰੰਮੀ ਹੁਣ ਦਿਤੀ ਰਕਮ ਦੀ 50% ਰਾਸ਼ੀ ਤੇ 
ਇਨਕਮ ਟੈਕਸ ਛੋਟ ਲੈ ਸਕਦੇ ਹਨ। ਕਮਿਸ਼ਨਰ ਇਨਕਮ 
ਟੈਕਸ ਵਲੋਂ ਜਾਰੀ ਪੱਤਰ ਨੰ. 511/040-/80%/ 
2001-2002/3050 ਮਿਤੀ 22.2.2002/ 
6.3.2002. ਅਨੁਸਾਰ ਇਹ ਛੋਟ 1.1. &6, 1961 


(43 01 1961) ਦੀ ਧਾਰਾ 803 ਅਧੀਨ 1 .4.2001 


ਰਸੀਦ ਨਾਲ ਲਾਵੋ ਜੀ। 


0 

6 

0 

6 

0 

ਵੇ ਪ੍ਰਕਾਸ਼ਕ ਦੋ ਸ਼ਭਾ ਹੱਕ ਰਾਖਵੇ' ਹਨ/ 

ਸਰ ਧ੍ਰਿੰਟਰ ਪਬਲਿਸ਼ਰ ਤੇ ਐਡੀਟਰ ਭਾਈ ਹਰਪਾਲ ਸਿੰਘ ਨੇ “ਆਤਮ ਮਾਰਗ” ਜੈ 
੪ __ ਆਫਸੈਟ ਧ੍ਰਿਟਰਜ਼, 905 ਇੰਡਸਟਰੀਅਲ ਏਰੀਆ, ਫੇਜ਼-2, ਚੰਡੀਗੜ੍ਹ ਤੋਂ ਛਪਵਾ 
% ਕੇ ਮੁੱਖ ਦਫਤਰ “ਆਤਮ ਮਾਰਗ”, ਰਤਵਾੜਾ ਸਾਹਿਬ, ਡਾਕਖਾਨਾ ਮੁਲਾਂਪੁਰ 
ਸੀ ਗਰੀਬਦਾਸ, ਤਹਿਸੀਲ ਖਰੜ, ਜ਼ਿਲਾ ਰੋਪੜ ਤੋਂ ਪ੍ਰਕਾਸ਼ਿਤ ਕੀਤਾ। 
$ 


| 

| 

ਆਪ ਜੀ ਸਭ ਪਾਠਕਾਂ ਨੂੰ ਵਿਦਿਤ ਹੈ ਕਿ “ਆਤਮ ਮਾਰਗ” ਬੜੇ ਸੋਹਣੇ ਸੁਚੱਜੇ ਅਤੇ ਸੁਥਰੇ ਢੈਗ ਨਾਲ ਹਰ 
। ਮਹੀਨੇ ਦੀ ਪਹਿਲੀ ਤਾਰੀਖ ਨੂੰ ਪੋਸਟ ਕਰ ਦਿਤਾ ਜਾਂਦਾ ਹੈ। ਰਸਤੇ ਦੀ ਕਿਸੇ ਰੁਕਾਵਟ ਜਾਂ ਅਣਗਹਿਲੀ ਕਾਰਨ ਜੇ 
[ ਆਪ ਜੀ ਨੂੰ 15 ਤਰੀਕ ਤਕ ਮੈਗਜ਼ੀਨ ਨਹੀਂ ਮਿਲਦਾ ਤਾਂ ਕੇਵਲ - 
| 
| 
| 
| 
| 


01888-255002 


01888-255009 (ਫੈਕਸ) 


[ ਨਾਲ ਸੈਪਰਕ ਕਰੋਂ, ਹੋਰ ਨੰਬਰਾਂ ਤੇ ਨਹੀਂ। ਆਤਮ ਮਾਰਗ ਦਾ ਸਾਰਾ ਕੈਮ ਕੰਪਿਊਟਰ ਰਾਹੀਂ ਹੁੰਦਾ ਹੈ। ਇਨ੍ਹਾਂ ਫੋਨ 
| ਨੰਬਰਾਂ ਤੇ ਆਪ ਜੀ ਨੂੰ ਤੁਰਤ ਅਤੇ ਸਹੀ ਜਾਣਕਾਰੀ ਪ੍ਰਾਪਤ ਹੋ _ਜਾਵੇਗੀ। 


| 
| 
ਦਫਤਰ ਆਤਮ ਮਾਰਗ ਫੋਨ ਨੰਬਰ - 
| 
| 
| 


ਗੁਰੂ ਗੋਬਿਦ ਸਿੰਘ ਵਿਦਿਆ ਮੰਦਰ ਸਕੂਲ, ਰਤਵਾੜਾ ਸਾਹਿਬ ਦੇ ਫੋਨ ਨੰਬਰ - 01888-255003 
ਇੰਟਰਨੈਸ਼ਨਲ ਡੀਵਾਈਨ ਇਨਸਟੀਚਿਊਟ ਆਫ਼ ਟੇਕਨਾਲੌਜੀ, ਰਤਵਾੜਾ ਸਾਹਿਬ - 01888-255005, 255006. 255007 
ਸੈਤ ਵਰਿਆਮ ਸਿੰਘ ਮੈਮੋਰੀਅਲ ਪਬਲਿਕ ਸਕੂਲ, ਰਤਵਾੜਾ ਸਾਹਿਬ 


” 98142-80259 


$।। 53੮2੫੫ 18੬੧ 51੧£। .। ੬018੧ 


੧3।10181151631)60£11131.੮0।੧) 


